ਪੰਜਾਬੀ ਸਾਹਿਤ ਅਕਾਡਮੀ 
ਪੰਜਾਬੀ ਭਵਨ, ਲੁਧਿਆਣਾ 


ਭਾਈ ਮਨੀ ਸਿੰਘ 


132 2 


ਸ਼ਹੀਦ ਬਿਲਾਸ 


ਭਾਈ ਮਨੀ ਸਿੰਘ 


ਕਵੀ ਸੇਵਾ ਸਿੰਘ 


ਮੂਲ ਸੰਪਾਦਕ 


ਗਰਜਾ ਸਿੰਘ ਗਿਆਨੀ 


23224 


5ਸਿ4 ਸਨ) 91145 91੩3 ੧130੧ 58012 
੯ ੧3੮1 $੬ਜ3 51021 
80080 09 6੩718 8104॥ 90੩01 


 ॥॥ੰ੩੦1 $ਗਪ੧ 4੧੩੧੬॥॥ 1:061080% (10618) 


ਪੇਸ਼ਕਾਰ : ਗੁਰਭਜਨ ਗਿੱਲ 


ਪਹਿਲੀ ਵਾਰ : 1961 
ਦੂਜੀ ਵਾਰ : 2007 


ਪ੍ਰਕਾਸ਼ਕ : 
ਧ੍ਰੋ. ਰਵਿੰਦਰ ਭੱਠਲ, ਜਨਰਲ ਸਕੱਤਰ 
ਪੰਜਾਬੀ ਸਾਹਿੱਤ ਅਕਾਡਮੀ, 
ਪੰਜਾਬੀ ਭਵਨ, ਲੁਧਿਆਣਾ-141 001 
€ 0161-2400905 


ਟਾਈਪ ਸੈਟਿੰਗ : 
ਪਰਮਿੰਦਰ ਗ੍ਰਾਫ਼ਿਕਸ, ਲੁਧਿਆਣਾ 
6 0161-2455289,4170-25289 


ਮੁੱਲ : 100 ਰੁਪਏ 


2900੬ ਨ 880 ਫ ਹੱਧਨਆਕਨ/ 77ਸ05, €900 20006, 2 ਕਕੀਨਿੰਧਨ 


23225 


ਦੋ ਸ਼ਬਦ 6 
ਭੂਮਿਕਾ 11 
ਮੂਲ ਪਾਠ 49 
ਅੰਤਕਾ 1 88 
ਅੰਤਕਾ 2 90 
ਅੰਤਕਾ 3 91 
ਅੰਤਕਾ 4 93 
ਅੰਤਕਾ 5 96 
ਹਵਾਲਾ ਸੂਚੀ 101 


23226 


ਦੋ ਸ਼ਬਦ 


ਪੰਜਾਬ ਦੇ ਕੁਰਬਾਨੀਆਂ ਭਰੇ ਇਤਿਹਾਸ ਵਿਚ ਬੰਦ-ਬੰਦ ਕਟਵਾਉਣ ਵਾਲੇ ਭਾਈ ਮਨੀ 
ਦਾ ਪ੍ਰਕਾਸ਼ਨ ਪੰਜਾਬੀ ਸਾਹਿਤ ਅਕਾਡਮੀ ਲਈ ਮਾਣ ਮੇਂਤੀ ਵਿਰਾਸਤ ਦੀ ਸੰਭਾਲ ਵਾਂਗ ਹੈ। 
ਇਸ ਪੁਸਤਕ ਨੂੰ ਪਹਿਲੀ ਵਾਰ ਅਕਾਡਮੀ ਨੇ ਦਸੰਬਰ ੧੯੬੧ ਵਿਚ ਪ੍ਰਕਾਸ਼ਤ ਕੀਤਾ। ਇਸ 
ਦੇ ਲੇਖਕ ਕਵੀ ਸੇਵਾ ਸਿੰਘ ਵੱਲੋਂ ਲਿਖੀ ਲਿਖਤ ਨੂੰ ਸ਼ਾਇਦ ਪ੍ਰਕਾਸ਼ਨ ਸਰੂਪ ਨਸੀਬ ਨਾ ਹੁੰਦਾ 
ਜੇ ਪੂਕਾਂਡ ਵਿਦਵਾਨ ਅਤੇ ਖੋਜੀ ਸੱਜਣ ਗਿਆਨੀ ਗਰਜਾ ਸਿੰਘ ਹਿੰਮਤ ਕਰਕੋ ਇਸ ਦਾ ਮੂਲ 
ਪਾਠ ਅਕਾਡਮੀ ਤੀਕ ਨਾ ਪਹੁੰਚਾਉਂਦੇ। ਡਾ. ਸ਼ੇਰ ਸਿੰਘ ਅਤੇ ਡਾ. ਪਿਆਰ ਸਿੰਘ ਦੇ ਵਿਰਸੇ 
ਪ੍ਰਤੀ ਪਿਆਰ ਅਤੇ ਮੂਲ ਪਾਠ ਦੀ ਟਕਸਾਲੀ ਗਵਾਹੀ ਸਦਕਾ ਇਸ ਪੁਸਤਕ ਨੂੰ ਪਾਠਕਾਂ ਨੇ 
ਭਰਵਾਂ ਹੁੰਗਾਰਾ ਦਿੱਤਾ। 

_ਭਾਈ ਮਨੀ ਸਿੰਘ ਦੀ ਸ਼ਹਾਦਤ ਦੇ ਵੇਰਵਿਆਂ ਨੂੰ ਜਿਸ ਬਾਰੀਕੀ ਨਾਲ ਕਵੀ ਸੇਵਾ ਸਿੰਘ 
ਨੇ ਕਾਵਿਕ ਸ਼ਬਦਾਂ ਵਿਚ ਬਿਆਨ ਕੀਤਾ ਹੈ ਓਨੀ ਹੀ ਦਿਲਚਸਪੀ ਨਾਲ ਗਿਆਨੀ ਗਰਜਾ ਸਿੰਘ 
ਨੇ ਇਸ ਦਾ ਮੂਲ ਪਾਠ ਸੰਪਾਦਨ ਕੀਤਾ ਸੀ। ਇਸ ਪੁਸਤਕ ਦੀ ਪੰਜਾਬੀ ਸਾਹਿਤ ਅਕਾਡਮੀ 
ਤੀਕ ਪਹੁੰਚ ਦਾ ਜ਼ਿਕਰ ਕਰਦਿਆਂ ਪ੍ਰਥਮ ਪ੍ਰਕਾਸ਼ਨ ਵਿਚ ਜਾਣ ਪਛਾਣ ਕਰਵਾਉਂਦਿਆਂ ਡਾ. 
ਪਿਆਰ ਸਿੰਘ ਲਿਖਦੇ ਹਨ : 

ਪਟਿਆਲੇ ਦੇ ਇਕ ਹੋਟਲ ਵਿਚ ਬੈਠਾ ਮੈਂ ਖਾਣੇ ਦੀ ਉਡੀਕ ਕਰ ਰਿਹਾ ਸਾਂ ਕਿ ਨੀਲੀ 
ਦਸਤਾਰ ਸਜਾਈ, ਸਾਧਾਰਣ ਕੱਪੜੇ ਪਾਈ, ਹੱਥ ਵਿਚ ਝੋਲਾ ਫੜੀ, ਇਕ ਗੰਭੀਰ ਪੁਰਸ਼ ਮੇਰੇ 
ਕੋਲ ਆ ਬੈਠਾ । ਖਾਣਾ ਆਉਣ ਨੂੰ ਹਾਲੀ ਦੇਰ ਸੀ । ਵਕਤ-ਕਟੀ ਲਈ ਗੌਲ ਛੇੜਦਿਆਂ ਮੈਂ 
ਆਖਿਆ, “ਸਰਦਾਰ ਸਾਹਿਬ ਕਿੱਥੋਂ ਆਏ ਹੋ?” ਉੱਤਰ ਮਿਲਿਆ, “ਮੈਂ ਰਾਜਪੁਰੇ ਤੋਂ ਆਇਆ 
` ਹਾਂ, ਇੱਥੇ ਭਾਸ਼ਾ-ਵਿਭਾਗ ਦੀ ਲਾਇਬ੍ਰੇਰੀ ਵਿਚ ਕੁਝ ਹੱਥ-ਲਿਖਤਾਂ ਦੇਖਣੀਆਂ ਸਨ । 

ਭਾਸ਼ਾ -ਵਿਭਾਗ” ਦਾ ਨਾਂ ਸੁਣ ਕੇ ਮੈਂ ਚੌਂਕਿਆ । ਮੇਰਾ ਖਿਆਲ ਨਹੀਂ ਸੀ ਕਿ ਮੇਰੇ 
ਸਾਹਮਣੇ ਬੈਠਾ ਵਿਅਕਤੀ ਸਿਰ-ਫਿਰਿਆਂ ਦੀ ਧਿਰਾਦਰੀ ਵਿਚੋਂ ਹੀ ਹੋਵੇਗਾ, ਘੱਟੋ ਘਟ ਦਿੱਸਣ 
`_` ਵਿਜ਼ ਅਜੇਹਾ ਪੂਤੀਤ ਨਹੀਂ ਸੀ ਹੁੰਦਾ । ਮੈਂ ਆਪ ਦੋ ਤਿੰਨ ਹਫ਼ਤਿਆਂ ਤੋਂ ਭਾਸ਼ਾ-ਵਿਭਾਗ ਦੀ 
ਲਾਇਬ੍ਰੇਰੀ ਵਿਚ ਕੰਮ ਕਰ ਰਹਿਆ ਸਾਂ ਤੇ ਉਨ੍ਹਾਂ ਦਿਨਾਂ ਵਿਚ ਉੱਥੇ ਇਕੱਲਾ ਹੀ ਹੁੰਦਾ ਸਾਂ । 
ਮੇਰੀ ਉਤਕੰਠਾ ਜਾਗੀ ਤੇ ਮੈਂ ਮੁੱਛਿਆ, “ਕਾਹਦੇ ਉੱਤੇ ਖੋਜ ਕਰ ਰਹੇ ਹੋ?” ਉੱਤਰ ਮਿਲਿਆ, 
_ “ਭਾਈ ਮਨੀ ਸਿੰਘ ਤੇ ।” 

“ਕੀ ਕੁਝ ਛਪਵਾਇਆ ਵੀ ਰੈ ?” 

ਪਨਰੀਂ।” 

“ਕਦੋਂ ਤੋਂ ਖੋਜ ਸ਼ੁਰੂ ਕੀਤੀ ਜੇ ?” 

“ਤੀਹ ਸਾਲਾਂ ਤੋਂ।” 

“ਤੀਹ ਸਾਲਾਂ ਤੋਂ।” ਮੈਂ ਦੁਹਰਾਇਆ ਤੇ ਮੇਰੀਆਂ ਔਖਾਂ ਮੇਰੇ ਸਾਮਣੇ ਖੜ੍ਹੇ ਵਿਅਕਤੀ ਤੇ 
ਜੰਮ ਗਈਆਂ । 


6 
32੮7 


ਹੋਟਲ ਵਿਚ ਮੈਨੂੰ ਮਿਲਣ ਵਾਲੇ ਇਹ ਸੱਜਣ ਗਿਆਨੀ ਗਰਜਾ ਸਿੰਘ ਜੀ ਸਨ । 'ਤੀਹ 
ਸਾਲਾੰ” ਦਾ ਵਾਕ ਸੁਣ ਕੇ ਮੈ' ਹੈਰਾਨ ਰਹਿ ਗਇਆ । ਸਭ ਤੋਂ ਵੱਧ ਹੈਰਾਨੀ ਇਸ ਗੌਲ ਦੀ ਸੀ 
ਕਿ ਆਪ ਨੇ ਆਪਣੀ ਲੰਮੀ ਖੋਜ ਨੂੰ ਕਿਸੇ ਪੁਸਤਕ ਦੇ ਰੂਪ ਵਿਚ ਨਹੀਂ ਸੀ ਬੰਨ੍ਹਿਆ । ਗੱਲਾਂ- 
ਗੱਲਾਂ ਵਿਚ ਪਤਾ ਲੱਗਾ ਕਿ ਖੋਜ ਦੇ ਇਸ ਸ਼ੈਦਾਈ ਨੇ ਆਪਣੀ ਕਿਰਤ ਕਮਾਈ ਨੂੰ ਕੌਮ ਦੀ 
ਖੁਸ਼ੀ ਨਾਲ ਦੂਜੇ ਖੋਜਕਾਰਾਂ ਦੇ ਵਰਤਣ ਲਈ ਭੇਂਟ ਕਰ ਦਿੱਤਾ । ਕਿਨ੍ਹਾਂ ਕਿਨ੍ਹਾਂ ਸੌਜਣਾਂ ਨੇ ਇਨ੍ਹਾਂ 
ਦੀ ਵਡਮੁੱਲੀ ਖੋਜ ਤੋਂ ਲਾਭ ਉਠਾਇਆ? ਇਸ ਵੇਰਵੇ ਵਿਚ ਜਾਣ ਦੀ ਲੋੜ ਨਹੀਂ ਭਾਸਦੀ, 
ਕੇਵਲ ਏਨਾ ਹੀ ਕਹਿ ਦੇਣਾ ਕਾਫੀ ਹੈ ਕਿ ਇਹ ਉਹ ਸਾਰਾ ਭੰਡਾਰ ਜੇ ਕਿਸੇ ਅਜੋਕੇ ਸਮੇ' ਦੇ 
ਪੜ੍ਹੇ ਲਿਖੇ ਵਿਦਵਾਨ ਪਾਸ ਹੁੰਦਾ, ਤਾਂ ਉਹ ਕਈ ਬ਼ੀਸਸ ਸਹਿਜੇ ਹੀ ਲਿਖ ਸਕਣ ਦੇ ਸਮਰਥ 
ਹੋਂ ਜਾਂਦਾ। " 

ਖੋਜਕਾਰਾਂ ਦੇ ਇਸ ਨਿਮਾਣੇ ਸੇਵਕ ਦਾ ਜਨਮ ਚੌਹਾਨ ਵੰਸ਼ ਵਿਚ ਮਾਤਾ ਠਾਕੁਰੀ ਜੀ 
(ਦਇਆ ਕੌਰ) ਦੀ ਕੁੱਖੋਂ ਅਸੂ ਸੁਦੀ 10 , ਸੰਮਤ 1961 (20 ਅਗਸਤ, 1904 ਈ) ਨੂੰ 
ਸ਼ਨਿਚਰਵਾਰ. ਨੂੰ ਸ. ਸੁਰਜਨ ਸਿੰਘ ਦੇ ਘਰ, ਪਿੰਡ ਗਹਿਲ, ਤਹਿਸੀਲ ਬਰਨਾਲਾ, ਰਿਆਸਤ 
ਪਟਿਆਲਾ ਵਿਚ ਹੋਇਆ। ਉਨ੍ਹਾਂ ਦਿਨਾਂ ਵਿਚ ਇਨ੍ਹਾਂ ਦੇ ਪਿਤਾ ਇੱਥੇ ਹੀ ਬ੍ਰਾਜਮਾਨ ਸਨ, ਉੱਵ 
ਭਾਵੇਂ ਮੂਲ ਪਿੰਡ ਆਪ ਜੀ ਦਾ ਕਰਤਾਰਪੁਰ, ਤਹਿਸੀਲ ਡਸਕਾ, ਜ਼ਿਲਾ ਸਿਆਲਕੋਟ ਸੀ । 

ਬਾਲਕ ਗਰਜਾ ਸਿੰਘ ਨੇ ਪੰਜ ਸਾਲ ਦੀ ਆਯੂ ਵਿਚ ਮੁੰਢਲੀ ਵਿਦਿਆ ਲਈ ਗਹਿਲਾਂ ਦੇ 
ਪ੍ਰਾਈਮਰੀ ਸਕੂਲ ਵਿਚ ਹੀ ਮਾਸਟਰ ਚੁਰੰਜੀ ਲਾਲ ਪਾਸੋਂ ਪੜ੍ਹਨਾ ਸ਼ੁਰੂ ਕੀਤਾ ।ਉਨ੍ਹਾਂ ਤੋਂ ਉਪਰੰਤ 
ਉਸ ਨੂੰ ਮਾਸਟਰ ਨੰਦ ਲਾਲ ਜੀ ਪਾਸੋਂ ਵਿਦਿਆ ਪ੍ਰਾਪਤ ਕਰਨ ਦਾ ਅਵਸਰ ਮਿਲਿਆ। ਘਰ 
ਵਿਚ ਸਿੱਖੀ ਦਾ ਪ੍ਰਭਾਵ ਬੜਾ ਸੀ ਤੇ ਵਿਵਿਹਾਰਕ ਨਾਲੋਂ ਧਾਰਮਿਕ ਵਿਦਿਆ ਦੀ ਵਧੇਰੇ ਲੋੜ 
ਸਮਝੀ ਜਾਂਦੀ ਸੀ । ਸੋ ਬਾਲਕ ਗਰਜਾ ਸਿੰਘ ਨੂੰ ਛੇਤੀ ਹੀ ਸੰਤ ਸ਼ੀਰਮਦਾਸ ਜੀ ਉਦਾਸੀ ਦੀ ਸੇਵਾ 
ਵਿਚ ਭੇਜ ਦਿੱਤਾ ਗਿਆ। ਇਥੇ ਉਸ ਨੇ ਸਿੱਖ ਮੌਤ ਸੰਬੰਧੀ ਸਾਰੀ ਸੰਪਰਦਾਈ ਸਿਖਿਆ 
ਅਦਿ ਸੰਪਰਦਾਈ ਪੁਸਤਕਾਂ ਉਸ ਨੇ ਇਨ੍ਹਾਂ ਪਾਸੋਂ ਹੀ ਪੜ੍ਹੀਆਂ । 

ਵਿਸਾਖ 1919 ਵਿਚ ਪਿਤਾ-ਜੀ ਦੀ ਮੌਤ ਦੇ ਕਾਰਣ, ਗਰਜਾ ਸਿੰਘ ਦੀ ਪੜ੍ਹਾਈ ਦਾ 
ਸਿਲਸਿਲਾ ਟੁੱਟ ਗਿਆ ਤੇ ਉਸ ਨੂੰ ਉਸੇ ਸਾਲ, (ਨਵੰਬਰ, 1919) ਵਿਚ ਫ਼ੌਜ ਵਿਚ ਭੂਰਤੀ ਹੋ 
ਕੇ ਉਪਜੀਵਕਾ ਦਾ ਸਾਧਨ ਲੱਭਣਾ ਪਿਆ । ਪਰ ਮਾਲਿਕ ਦੇ ਰਾਹ ਨਿਆਰੇ ਹਨ । ਉਹ ਉੱਥੇ 
ਬਹੁਤਾ ਚਿਰ ਨਾ ਟਿਕ ਸਕਿਆ । 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸ਼ਹੀਦੀ 
ਸਾਕਾ ਹੋਇਆ । ਉਸ ਵਿਚ ਗਰਜਾ ਸਿੰਘ ਦਾ ਵੱਡਾ ਭਰਾ ਸਰਦਾਰ ਬੁੱਧ ਸਿੰਘ ਸ਼ਹੀਦੀ ਪਾ 
ਗਿਆ । ਇਸ ਅਤਿਆਚਾਰ ਤੋ' ਘਿਰਣਿਤ ਹੋ ਕੇ ਤੇ ਕ੍ਰਿਪਾਨ ਰੱਖਣ ਦੀ ਪਾਬੰਦੀ ਤੋਂ ਖਿਝ ਕੇ 
ਗਰਜਾ ਸਿੰਘ ਨੋ ਫਰਵਰੀ 1922 ਈ. ਵਿਚ ਫੌਜ ਦੀ ਨੌਕਰੀ ਤਿਆਗ ਦਿੱਤੀ । 

ਹੁਣ ਗਰਜਾ ਸਿੰਘ ਦਾ ਸਿਆਸੀ ਜੀਵਨ ਸ਼ੁਰੂ ਹੋਇਆ । 1922 ਵਿਚ ਸੱਤ ਦਿਨ ਦੀ 
ਕੈਦ ਧੂਰੀ ਜੇਲ੍ਹ ਵਿਚ ਤੇ ਛੇ ਮਹੀਨੇ ਦੀ ਕੈਮਲਪੁਰ ਜੇਲ੍ਹ ਵਿਚ ਕੱਟੀ । 1923 ਵਿਚ ਜੈਤੋ. ਦੇ 
ਮੋਰਚੇ ਵਿਚ ਕੈਦ ਹੋ ਕੇ ਇਕ ਸਾਲ ਨਾਭਾ ਜੇਲ੍ਹ ਵਿਚ ਰਹੇ । !930 ਦੇ ਕਾਂਗਰਸ ਅੰਦੋਲਨ 


ਸ਼ਹੀਦ ਬਿਲਾਸ ਭਾਈ ਮਨੀ ਸਿੰਘ ਨ 
੪2੮ ਹੈ 


ਵਿਚ 9 ਮਹੀਨੇ ਮੁਲਤਾਨ ਜੇਲ੍ਹ ਵਿਚ ਤੇ ਫੇਰ 1932 ਦੀ ਆਜ਼ਾਦੀ ਦੀ ਤਹਿਰੀਕ ਵਿਚ ਇਕ 
ਸਾਲ ਸਿਆਲਕੋਟ ਜੇਲ੍ਹ ਵਿਚ ਬਤੀਤ ਕੀਤਾ । 1940 ਦੇ ਵਿਅਕਤੀਗਤ ਅੰਦੋਲਨ ਵਿਚ ਡੋਢ 
ਸਾਲ ਤੇ ਫੇਰ 1942 ਦੀ “ਹਿੰਦੁਸਤਾਨ ਛੱਡੋ ਦੀ ਸਿਆਸੀ ਤਹਿਰੀਕ ਵਿਚ 9 ਮਹੀਨੇ ਦੀ ਕੈਦ 
ਸਿਆਲਕੋਟ ਅੰਦਰ ਭੁਗਤੀ । 

ਇਸ ਸਿਆਸੀ ਜੀਵਨ ਦੇ ਦੌਰਾਨ ਆਪ ਨੂੰ ਜ਼ਿਲ੍ਹਾ ਅਕਾਲੀ ਜਥੇ ਦਾ ਜਨਰਲ ਸੈਕਟਰੀ 
(1932-36), ਸ਼ਰੋਮਣੀ ਅਕਾਲੀ ਦਲ ਦਾ ਮੀਤ ਪੁਧਾਨ (1936-40), ਡਿਸਟ੍ਰਿਕਟ ਕਾਂਗਰਸ 
ਕਸੋਟੀ ਸਿਆਲਕੋਟ ਦਾ ਪ੍ਰਧਾਨ (1937-40), ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ 
(1940-46), ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੈਂਬਰ (1947-51), ਸ੍ਰੋਮਣੀ ਗੁਰਦੁਆਰਾ ਪ੍ਰਬੰਮਕ 
ਕਮੇਟੀ ਦਾ ਮੈਂਬਰ (1936-41) ਤੇ (1947-55) ਸਿਆਲਕੋਟ ਦੇ ਗੁਰਦਵਾਰਾ ਬਾਬੇ ਦੀ ਬੇਰ 
ਦਾ ਰੁਕਨ (1936-51), ਪੈਪਸੂ 'ਸੈਂਟਰਲ ਪੁਰਸ਼ਾਰਥੀ ਕੌਂਸਲ” ਦਾ ਜਨਰਲ ਸੈਕਟਰੀ (1948- 
51) ਤੇ ਡਿਸਟ੍ਰਿਕਟ ਕਿਸਾਨ ਵਿਭਾਗ ਪਟਿਆਲਾਂ ਦਾ ਪ੍ਰਧਾਨ (1955-59) ਹੋਣ ਦਾ ਅਵਸਰ 
ਮਿਲਿਆ । ਇਨ੍ਹਾਂ ਅਹੁਦਿਆਂ ਸਮੇਂ ਆਪ ਨੇ ਜੋ ਸੇਵਾ ਕੀਤੀ, ਉਹ ਇਕ ਲੰਮੀ ਕਥਾ ਹੈ ਤੇ 
ਅਸੀਂ ਉਸ ਵਿਚ ਜਾਣ ਦੀ ਇਥੇ ਲੋੜ ਨਹੀਂ ਸਮਝਦੇ । 

ਗਿਆਨੀ ਜੀ ਨੂੰ ਖੋਜ ਦਾ ਸੋਕ ਸ ਕਰਮ ਸਿੰਘ ਹਿਸਟੋਰੀਅਨ ਪਾਸੋਂ ਹੋਇਆ । ਉਹ 
ਪਬਲਿਕ ਲਾਇਬ੍ਰੇਰੀ, ਲਾਹੌਰ ਵਿਚ ਕੰਮ ਕਰ ਰਹੇ ਸਨ, ਜਦੋਂ ਗਿਆਨੀ ਜੀ ਉਨ੍ਹਾਂ ਨੂੰ ਮਿਲੇ । 
ਇਹ ਇਕ ਇਤਫ਼ਾਕ ਹੀ ਸੀ, ਪਰ ਇਸ ਦਾ ਫਲ ਬੜਾ ਮਿੱਠਾ ਨਿਕਲਿਆ । ਸ.ਕਰਮ ਸਿੰਘ 
ਹਿਸਟੋਰੀਅਨ ਦੀ ਦੇਖਾ ਦੇਖੀ ਆਪ ਨੇ ਵੀ ਇਤਿਹਾਸਕ ਖੋਜ ਵੱਲ ਰੁਖ ਕੀਤਾ । ਇਹ ਘਟਨਾ 
1928 ਦੀ ਹੈ । ਉਦੋਂ ਤੋਂ ਇਨ੍ਹਾਂ ਦਾ ਇਹ ਸ਼ੌਕ ਖਬਤ ਦੀ ਹੌਂਦ ਤਕ ਪਹੁੰਚ ਚੁਕਾ ਹੈ ਤੇ ਜਦ 
ਮੈਂ 1958 ਵਿਚ ਆਪ ਨੂੰ ਪਟਿਆਲੇ ਮਿਲਿਆ ਤਾਂ ਇਸ ਗੱਲ ਨੂੰ 'ਤੀਹ ਸਾਲ' ਹੋ ਚੁੱਕੇ ਸਨ! 

ਮੇਰੇ ਪੁੱਛਣ ਤੇ ਪਤਾ ਲੱਗਾ ਕਿ ਗਿਆਨੀ ਜੀ ਦੀ ਬਹੁਤੀ ਖੋਜ ਹਾਲੀ ਅਣਛਪੀ ਪਈ ਹੈ । 
ਕਿਤੇ ਕਿਤੇ ਹੀ ਉਨ੍ਹਾਂ ਦਾ ਕੋਈ ਲੇਖ 'ਖਾਲਸਾ ਸਮਾਚਾਰ', 'ਪੰਥ ਸੇਵਕ', 'ਅਕਾਲੀ', 'ਵਰਤਮਾਨ', 
ਅੰਮ੍ਰਿਤ ਵੇਲਾ”, 'ਪ੍ਰਕਾਸ਼,' “ਗੁਰਦੁਆਰਾ ਗਜ਼ਟ', ਤੇ 'ਗੁਰਮਤਿ ਪ੍ਰਕਾਸ਼ ਵਿਚ ਛਪਦਾ ਰਿਹਾ 
ਹੈ। ਉਨ੍ਹਾਂ ਦੀ ਵੱਡੀ ਸ਼ਿਕਾਇਤ ਇਹ ਸੀ ਕਿ ਕਦਰਦਾਨ ਨਹੀਂ ਹਨ। ਉਨ੍ਹਾਂ ਆਪਣਾ ਘਰ ਸ਼ਾਰ 
ਖੋਜ-ਦੇਵੀ ਦੀ ਵੇਦੀ ਤੇ ਅਰਪ ਦਿੱਤਾ ਸੀ । ਪਰ ਹਾਲੀ ਉਨ੍ਹਾਂ ਨੂੰ ਇਸ ਦੀ ਇਕ ਮੁਸਕੜੀ ਵੀ 
ਨਸੀਬ ਨਹੀਂ ਸੀ ਹੋਈ । ਮੈਨੂੰ ਉਨ੍ਹਾਂ ਨਾਲ ਹਮਦਰਦੀ ਸੀ, ਪਰ ਇਹ ਸੁੱਕੀ ਹਮਦਰਦੀ ਟੁੱਟੇ 
ਦਿਲ ਕਿੰਨੇ ਕੁ ਜੋੜ ਸਕਦੀ ਹੈ? ਮੈਂ ਕਦੀ ਲੁਧਿਆਣੇ ਦਰਸ਼ਨ ਦੇਣ ਲਈ ਬੇਨਤੀ ਕੀਤੀ ਤੇ ਇਸ 
ਨਾਲ ਮੇਰੀ ਤੇ ਉਨ੍ਹਾਂ ਦੀ ਪਹਿਲੀ ਜਾਣ ਪਛਾਣ ਖ਼ਤਮ ਹੋਈ । 

ਸਮਾਂ ਲੰਘ ਗਿਆ-ਭੇਢ ਦੋ ਸਾਲ । ਮੈਂ ਉਸ ਮੁਲਾਕਾਤ ਨੂੰ ਭੁਲ ਚੁੱਕਾ ਸਾਂ ਕਿ ਇਕ ਦਿਨ 
ਗਿਆਨੀ ਜੀ ਭੇਂਟ ਮਾਨ ਸਿੰਘ ਨੂੰ ਲੈ ਕੇ ਲੁਧਿਆਣੇ ਆਣ ਪਹੁੰਚੇ । ਉਨ੍ਹਾਂ ਸ਼ਹੀਦ ਬਿਲਾਸ ਭਾਈ 
ਸਨੀ ਸਿੰਘ ਦਾ ਖਰੜਾ ਮੇਰੀ ਮੇਜ਼ ਤੇ ਰੱਖ ਦਿੱਤਾ ਤੇ ਕਿਹਾ ਕਿ ਲਓ, ਹੁਣ ਇਸ ਨੂੰ ਛਪਵਾ 
ਦਿਓ । ਮੈਂ ਗਿਆਨੀ ਜੀ ਨੂੰ ਭਾਈ ਸਾਹਿਬ ਭਾਈ ਜੋਧ ਸਿੰਘ ਪਾਸ ਲੈ ਗਿਆ । ਗਿਆਨੀ ਜੀ 
ਨਾਲ ਪਰਿਚਯ ਕਰਵਾਇਆ; ਭੱਟ ਵਹੀਆਂ ਦਿਖਾਈਆਂ; ਸ਼ਹੀਦ ਬਿਲਾਸ ਦਾ ਖਰੜਾ ਭੇਟ 
ਕੀਤਾ ਤੇ ਨਾਲ ਹੀ ਬੇਨਤੀ ਕੀਤੀ ਕਿ ਵਹੀਆਂ ਵਿਚ ਸੁਰੋਖਿਅਤ ਕੀਮਤੀ ਰਿਕਾਰਡ ਨੂੰ ਸੰਭਾਲਣ 
8 ਸ਼ਹੀਦ ਬਿਲਾਸ ਭਾਈ ਮਨੀ ਸਿੰਘ 


32੦9 


ਲਈ ਸਰਕਾਰ ਨੂੰ ਪ੍ਰੇਰਨਾ ਕੀਤੀ ਜਾਵੇ । ਭਾਈ ਸਾਹਿਬ ਨੇ ਸਾਡੀ ਗੌਲ ਸੁਣ ਲਈ ਤੇ 
ਸ਼ਹੀਦ ਬਿਲਾਸ ਨੂੰ ਯਥਾਯੋਗ ਫ਼ਾਪਣ ਦੀ ਆਗਿਆ ਕੀਤੀ । 

ਇਸ ਵਕਤ ਇਹ ਪੁਸਤਕ ਪਾਠਕਾਂ ਦੇ ਹੱਥ ਵਿਚ ਹੈ । ਇਸ ਬਾਰੇ ਕੋਈ ਰਾਇ ਕਾਇਮ 
ਕਰਨੀ ਉਨ੍ਹਾਂ ਦਾ ਕੰਮ ਹੈ ।ਪਰ ਇਸ ਉੱਤੇ ਹੋਈ ਮਿਹਨਤ ਕਿਸੇ ਪਰਿਚਯ ਦੀ ਮੁਬਾਜ ਨਹੀਂ । 
ਇਸ ਸ਼ਹੀਦ ਬਿਲਾਸ ਦਾ ਕਰਤਾ ਸੇਵਾ ਸਿੰਘ ਭੱਟ ਹੈ, ਜਿਸ ਦਾ ਸਮਾਂ ਸਿੱਖ-ਰਾਜ ਦੇ ਮੁੰਢਲੇ 
ਸਾਲ ਹਨ । ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਇਹ ਸਭ ਤੋਂ ਪੁਰਾਣਾ ਬਿਰਤਾਂਤ ਹੈ ਅਤੇ ਉਸ 
ਲੇਖਕ ਵੱਲੋਂ ਹੈ, ਜਿਨ੍ਹਾਂ ਦੇ ਖਾਨਦਾਨ ਪਾਸ ਭਾਈ ਸਾਹਿਬ ਦੇ ਵੰਸ਼ ਦਾ ਪੀੜ੍ਹੀਆਂ ਬੋਧੀ ਵੇਰਵਾ 
ਪਿਆ ਹੈ । ਸੂਲ ਵਿਚ ਇਹ ਭੈਂਟਖਸ਼ਰੀ ਵਿਚ ਹੀ ਸੀ, ਉੱਥੋਂ ਇਸ ਨੂੰ ਛੱਜੂ ਸਿੰਘ ਭਂਟ ਨੇ 
ਗੁਰਮੁਖੀ ਔਖਰਾਂ ਵਿਚ ਕੀਤਾ ਤੇ ਇਸ ਨੂੰ ਸਾਡੇ ਸੰਪਾਦਕ ਨੇ ਇਸ ਪੁਸਤਕ ਦੇ ਰੂਪ ਵਿਚ 
ਢਾਲਿਆ ਹੈ । 

ਗਿਆਨੀ ਜੀ ਨੇ 'ਸ਼ਹੀਦ ਬ਼ਿਲਾਸ' ਵਿਚ ਆਈਆਂ ਘਟਨਾਵਾਂ ਵਿਅਕਤੀਆਂ ਤੇ ਸਥਾਨਾਂ 
ਦੇ ਹੋਰ ਵੇਰਵੇ ਨੂੰ ਦੂਜੇ ਇਤਿਹਾਸਕਾਰਾਂ, ਖਾਸ ਕਰ ਕੋਇਰ ਸਿੰਘ, ਸੁੱਖਾ ਸਿੰਘ, ਵੀਰ ਸਿੰਘ 
“ਬਲ', ਰਤਨ ਸਿੰਘ ਭੰਗੂ (ਪ੍ਰਾਚੀਨ ਪੰਥ ਪ੍ਰਕਾਸ਼),ਭਾਈ ਸੰਤੋਖ ਸਿੰਘ, ਗਿਆਨੀ ਗਿਆਨ 
ਸਿੰਘ ਇਤਿ ਆਦਿ ਤੋਂ ਸਪੱਸ਼ਟ ਕੀਤਾ ਹੈ । ਇਸ ਤਰ੍ਹਾਂ ਇਹ ਪੁਸਤਕ ਇਤਿਹਾਸਕ ਖੋਜ ਵਿਚ 
ਇਕ ਅਦੁੱਤੀ ਵਸਤੂ ਬਣ ਗਈ ਹੈ । 

ਗਿਆਨੀ ਗਰਜਾ ਸਿੰਘ ਦੀ ਖੋਜ ਦੀ ਮਹੱਤਤਾ ਇਸ ਗੱਲ ਵਿਚ ਹੈ ਕਿ ਉਸ ਨੇ ਖੋਜਕਾਰਾਂ 
ਨੂੰ ਖੋਜ ਦਾ ਇਕ ਨਵਾਂ ਸਰੋਤ ਦਿਖਾਇਆ ਹੈ, ਉਹ ਹੈ ਭੱਂਟਾਂ ਤੇ ਪੰਡਿਆਂ ਦੀਆਂ ਵਹੀਆਂ ਦਾ । 
ਪੰਡਿਆਂ ਦੀਆਂ ਵਹੀਆਂ ਤੋਂ ਤਾਂ ਬੰਸਾਵਲੀਆਂ ਤੇ ਜੰਮਣ ਤੇ ਮਰਨ ਦੀਆਂ ਤਾਰੀਖਾਂ ਹੀ ਨਿਸਚਿਤ 
ਹੁੰਦੀਆਂ ਹਨ, ਪਰ ਭੱਟਾਂ ਦੀਆਂ ਵਹੀਆਂ ਤੋਂ ਘਟਨਾਵਾਂ ਦਾ ਵੇਰਵਾ, ਯੁੱਧਾਂ ਦਾ ਹਾਲ ਤੇ 
ਸ਼ਹੀਦੀਆਂ ਦੀ ਤਫ਼ਸੀਲ ਵੀ ਲੱਭਦੀ ਹੈ । ਭੱਟ ਯੋਧਿਆਂ ਦੇ ਜੱਸ ਵਿਚ, ਛੰਦ ਆਦਿ ਰਚਿਆ 
ਕਰਦੇ ਸਨ । ਅਜੇਹੇ ਅਨੇਕਾਂ ਛੰਦ ਉਨ੍ਹਾਂ ਦੀਆਂ ਵਹੀਆਂ ਵਿਚ, ਭੇਂਟਖਸ਼ਰੀ ਵਿਚ ਲਿਖੇ, 
ਸੁਰਖਿਅਤ ਹਨ । ਇਨ੍ਹਾਂ ਵਹੀਆਂ ਨੂੰ ਫੁਲਵਾਣ ਤੇ ਪੰਡਿਆਂ ਤੇ ਭੱਟਾਂ ਪਾਸੋਂ ਲੋੜੀਂਦੀ ਵਾਕਫ਼ੀਅਤ 
ਲੈਣ ਲਈ ਜੋ ਪਾਪੜ ਗਿਆਨੀ ਗਰਜਾ ਸਿੰਘ ਨੂੰ ਵੇਲਣੇ ਪਏ, ਉਹ ਇਕ ਵੱਖਰੀ ਕਹਾਣੀ ਹੈ। 
ਆਖ਼ਰੀ ਵੇਲੇ ਗਿਆਨੀ ਜੀ ਪਿੰਡ ਖਰਾਜਪੁਰ ਤਹਿਸੀਲ ਰਾਜਪੁਰਾ, ਜ਼ਿਲਾ ਪਟਿਆਲਾ ਵਿਚ 
ਆਬਾਦ ਸਨ ।” 

ਇਹ ਪੁਸਤਕ ਇਤਿਹਾਸ ਦੇ ਉਸ ਕਾਂਡ ਨੂੰ ਪੇਸ਼ ਕਰਦੀ ਹੈ ਜਿਸ ਦਾ ਜ਼ਿਕਰ ਵਰਤਮਾਨ 
ਸਮੇਂ ਸਾਡੇ ਚੇਤਨ-ਅਵਚੇਤਨ ਦਾ ਹਿੱਸਾ ਨਹੀਂ ਰਿਹਾ। ਅਸੀਂ ਵਿਰਸੇ ਦੀਆਂ ਇਤਿਹਾਸਕ ਪੈੜਾਂ 
ਵੱਲ ਪਿੱਠ ਕਰਨ ਕਰਕੇ ਹੀ ਬਹੁਤ ਵਾਰ ਰਾਹੋਂ ਕੁਰਾਹੇ ਪੈ ਜਾਂਦੇ ਹਾਂ। ਕਿਸੇ ਵੀ ਧਰਤੀ ਤੇ ਲੋਕਾਂ 
ਨੂੰ ਆਪਣੇ ਸੂਰਮਿਆਂ ਦੀ ਪੈੜ ਚਾਲ ਦਾ ਇਲਮ ਹੋਣਾ ਜ਼ਰੂਰੀ ਹੈ। ਭਾਈ ਮਨੀ ਸਿੰਘ ਅਤੇ ਉਨ੍ਹਾਂ 
ਦੇ ਸ਼ਹੀਦ ਪੁੱਤਰਾਂ ਨੇ ਆਪਣੇ ਘਰ-ਬਾਰ ਲਈ ਜਾਨਾਂ ਨਹੀਂ ਸੀ ਵਾਰੀਆਂ। ਸਾਡੇ ਲਈ 
ਲਿਆਕਤ ਦਾ ਅਥਾਹ ਭੰਡਾਰ ਸੰਭਾਲਣ ਵਾਲੇ ਗੁਰੂ ਘਰ ਦੇ ਅਨਿਨ ਸੇਵਕ ਅਤੇ ਪ੍ਰਕਾਂਡ 
ਵਿਦਵਾਨ ਭਾਈ ਮਨੀ ਸਿੰਘ ਦੀ ਕੁਰਬਾਨੀ ਅਤੇ ਲਿਆਕਤ ਨੂੰ ਸਿਰ ਝੁਕਾਉਣ ਲਈ ਇਸ 
ਪੁਸਤਕ ਦਾ ਪ੍ਰਕਾਸ਼ਨ ਕੀਤਾ ਗਿਆ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਆਪਣੇ 


ਸ਼ਹੀਦ ਬਿਲਾਸ ਭਾਈ ਮਨੀ ਸਿੰਘ 9 
132 10 


ਪੁਰਖਿਆਂ ਡਾ. ਭਾਈ ਜੋਧ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਅੱਗੇ ਵੀ ਨਤ-ਮਸਤਕ ਹੈ ਜਿਨ੍ਹਾਂ 
ਦੀਆਂ ਦੂਰ-ਦਰਸ਼ੀ ਸੋਚਾਂ ਸਦਕਾ ਇਹ ਭੰਡਾਰ ਸਾਡੇ ਤੀਕ ਪਹੁੰਚ ਸਕਿਆ। 
ਇਸ ਪੁਸਤਕ ਦੇ ਇਸ ਸੰਸਕਰਣ ਨੂੰ ਪ੍ਰਕਾਸ਼ਤ ਕਰਨ ਲਈ ਅਕਾਡਮੀ ਦੇ ਪ੍ਰਧਾਨ ਡਾ. 
ਸੁਰਜੀਤ ਪਾਤਰ, ਜਨਰਲ ਸਕੱਤਰ ਪ੍ਰੋ. ਰਵਿੰਦਰ ਭੱਠਲ, ਰੈਫਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ 
ਧ੍ਰਿੰ. ਪ੍ਰੇਮ ਸਿੰਘ ਬਜਾਜ ਅਤੇ ਸਮੁੱਚੀ ਕਾਰਜਕਾਰਣੀ ਨੇ ਜੋ ਦਿਲਚਸਪੀ ਵਿਖਾਈ ਹੈ ਉਸ ਲਈ 
ਮੈਂ ਸਭਨਾਂ ਦਾ ਧੰਨਵਾਦੀ ਹਾਂ। ਪ੍ਰਕਾਸ਼ਨ ਕਮੇਟੀ ਦੇ ਮੁਖੀ ਦੀ ਜੁੰਮੇਵਾਰੀ ਨਿਭਾਉਣ ਹਿੱਤ ਮੈਂ 
ਆਪਣੇ ਮੁਹੱਬਤੀ ਵੀਰ ਡਾ. ਨਰਿੰਦਰ ਸਿੰਘ ਗਰੇਵਾਲ ਅਤੇ ਸ. ਰਵੀ ਗਰੇਵਾਲ, ਪੰਜਾਬ 
ਹੈਰੀਟੇਜ ਟਰੈਂਸਟ (ਲਾਸ ਐੱਜਲਸ) ਅਮਰੀਕਾ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਅੱਧ ਬੋਲ ਨੂੰ 
ਪ੍ਰਵਾਨ ਕਰਕੇ ਇਸ ਪੁਸਤਕ ਨੂੰ ਪਾਠਕਾਂ ਤੀਕ ਪਹੁੰਚਾਉਣ ਲਈ ਆਰਥਿਕ ਸਹਾਇਤਾ ਦਿੱਤੀ। 
ਇਹ ਪੁਸਤਕ ਇਨ੍ਹਾਂ ਮਿੱਤਰਾਂ ਦੇ ਸਤਿਕਾਰਯੋਗ ਪਿਤਾ ਜੀ ਸਰਦਾਰ ਜਗੀਰ ਸਿੰਘ ਗਰੇਵਾਲ 
__(ਧਾਂਦਰਾ ਜ਼ਿਲ੍ਹਾ ਲੁਧਿਆਣਾ) ਦੀ ਮਿੱਠੀ ਯਾਦ ਨੂੰ ਸਮਰਪਿਤ ਹੈ। ਇਸ ਪੁਸਤਕ ਦੇ ਛਾਪਕ ਸ. 
ਪੁਰਦਮਨ ਸਿੰਘ ਬੇਦੀ ਵੀ ਮੇਰੇ ਧੰਨਵਾਦ ਦੇ ਪਾਤਰ ਹਨ ਜਿਨ੍ਹਾਂ ਨੇ ਇਸ ਪੁਸਤਕ ਦੀ ਖੂਬਸੂਰਤ 
ਹੱਥਾਂ ਤੀਕ ਪਹੁੰਚਾਉਣ ਲਈ ਪਾਠਕ ਵੀਰਾਂ ਨੂੰ ਬੇਨਤੀ ਕਰਦਾ ਹਾਂ। 


ਅਘ ਨੱਸ 
ਆ 
ਪੰਜਾਬੀ ਸਾਹਿੱਤ ਅਕਾਡਮੀ, ਸੀਨੀਅਰ ਮੀਤ ਪ੍ਰਧਾਨ 
ਲੁਧਿਆਣਾ 

10 ਸ਼ਹੀਦ ਬਿਲਾਸ ਭਾਈ ਮਨੀ ਸਿੰਘ 


1੧2 11 


ਭੂਮਿਕਾ 
ਇਹ ਸ਼ਹੀਦ ਬਿਲਾਸ ਪੋਥੀ ਮੈਨੂੰ ਭੱਟ ਮੋਹਲੂ ਰਾਮ ਦੇ ਘਰੋਂ ਭਾਈ ਮਾਨ ਸਿੰਘ ਭੱਟ, 

ਨਗਰ ਕਰਸਿੰਧੂ (ਜੀਂਦ) ਦੀ ਸੌਜਣਤਾ ਨਾਲ ਪ੍ਰਾਪਤ ਹੋਈ । ਇਸ ਦਾ ਕਰਤਾ ਸੇਵਾ ਸਿੰਘ, ਭਾਈ 
ਕੇਸਰ ਸਿੰਘ ਕੌਸਿਸ਼ ਦਾ ਪੁਤਰ ਸੀ, ਜੋ ਬਾਬਾ ਭੀਖਾ, ਜਿਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ 
ਹੈ, ਦੇ ਪੁਤੂ ਭਾਈ ਕੀਰਤ ਸ਼ਹੀਦ ਦੀ ਔਲਾਦ ਵਿਚੋਂ' ਫ਼ੇਵੀਂ ਪੀੜ੍ਹੀ ਸੀ । ਕੀਰਤ ਦੀ ਸ਼ਹੀਦੀ ਭਾਈ 
ਮਨੀ ਸਿੰਘ ਦੇ ਦਾਦਾ ਬੱਲੂ ਪੰਵਾਰ ਸਮੇਤ ਅੰਮ੍ਰਿਤਸਰ, ਮੁਖਲਸ ਖ਼ਾਨ” ਫ਼ੌਜਦਾਰ ਗੋਰਖਪੁਰੀ ਨਾਲ 
ਲੜਦਿਆਂ 17 ਵੈਸਾਖ ਸੰਮਤ 1691 ਬਿ: (15 ਅਪ੍ਰੈਲ 1634 ਈ:) ਨੂੰ ਹੋਈ ਸੀ ।? 

ਭਾਈ ਸੇਵਾ ਸਿੰਘ ਨੂੰ ਇਸ ਸ਼ਹੀਦ ਬਿਲਾਸ ਦੀ ਬਹੁਤ ਸਾਰੀ ਇਤਿਹਾਸਕ ਸਾਮਗ੍ਰੀ ਆਪਣੇ 
ਵੱਡੇ-ਵਡੇਰਿਆਂ ਦੀਆਂ ਵਹੀਆਂ ਵਿਚੋਂ ਤੇ ਆਪਣੇ ਪਿਤਾ ਪਿਤਾਮਾ ਪਾਸੋਂ ਸੁਣੀਆਂ ਸੀਨੇ-ਸ਼ਸੀਨੇ 
ਤੁਰੀਆਂ ਆ ਰਹੀਆਂ ਰਵਾਇਤਾਂ ਦੇ ਆਧਾਰ ਤੇ ਪ੍ਰਾਪਤ ਹੋਈ ਸੀ ।ਇਸ ਦੇ ਵਡਿੱਕਿਆਂ ਨੂੰ 9 ਅੱਸੂ 
ਸੰਮਤ 1768 ਬਿ:(11 ਅਕਤੂਬਰ 1711 ਈ:) ਨੂੰ ਆਲੋਵਾਲ (ਲਾਹੌਰ) ਦੇ ਮੁਕਾਮ ਤੇ ਸ਼ਾਹੀ ਹੁਕਮ 
ਨਾਲ ਨਾਜ਼ਮ ਅਸਲਮ ਖ਼ਾਨ ਲਾਹੌਰ ਦੇ ਸਮੇਂ ਕਤਲ ਕੀਤਾ ਗਿਆ ਸੀ ।” 

ਸੇਵਾ ਸਿੰਘ ਨੇ ਸ਼ਹੀਦ ਬਿਲਾਸ ਦੇ ਸਮਾਪਤ ਹੋਣ ਦੀ ਤਾਰੀਖ ਤੇ ਸੰਮਤ ਕੋਈ ਨਹੀਂ ਦਿੱਤੇ, 
ਕੇਵਲ ਇਤਨਾ ਹੀ ਦੱਸਿਆ ਹੈ : 

ਸਿੰਘ ਸੰਗਰਾਮ ਬੀਰ ਇਕ ਭਯੋ । ਪੋਤਾ" ਮਨੀ ਸਿੰਘ ਕਾ ਅਯੋ । 

ਤਿਸ ਕੇ ਪਾਂਚ ਸੁਤ ਅਗਾਰੀ । ਜਿਨ ਮੇਂ ਸੰਗਤ ਸਿੰਘ ਬਲਕਾਰੀ । 

ਸਕਲ ਪਰਵਾਰ ਮੇਲ ਇਨ ਸਾਰਾ । ਗੈਲ ਇਨ੍ਹੋਂ ਕੇ ਪਿਤਾ ਹਮਾਰਾ । 

ਦੇਸ ਮਾਲਵੇ ਪਹੁੰਚੇ ਆਈ । ਗੈਲ ਜੀਤ ਸਿੰਘ ਲਈ ਬਨਾਈ । 

ਕੁਛ ਚਿਰ ਰਹੇ ਲਾਡਵੇ ਬੀਚ । ਏਕ ਗਾਮ ਰਾਜੇ ਤਿੰਹ ਦੀਚ । 206 । 

ਸ਼ਹੀਦ ਬਿਲਾਸ ਪੋਥੀ ਸੁਰੂ ਕਰੀ ਲਾਡਵੇ ਮਾਂਹਿ । 

ਪਾਯੋ ਭੋਗ ਆ ਭਾਦਸੋਂ ਗੁਰੂ ਕ੍ਰਿਪਾ ਤੇ ਆਇ । 207 । 

ਇਸ ਤਰ੍ਹਾਂ ਸੇਵਾ ਸਿੰਘ ਦੀ ਲਿਖਤ ਅਨੁਸਾਰ ਇਹ ਸਪੌਸ਼ਟ ਹੋ ਜਾਂਦਾ ਹੈ ਕਿ ਇਹ ਸਮਾਂ 


1.ਗੋਰਖਮੂਰੀ ਦੀ ਫ਼ੌਜਦਾਰੀ ਤੋਂ ਬਾਦ ਇਸ ਨੂੰ ਲਾਹੌਰ ਦਾ ਨਾਜ਼ਮ ਬਣਾਇਆ ਗਿਆ ਸੀ । 

2. ਬੱਲੂ ਮੂਲੇ ਕਾ, ਪੋਤਾ ਰਾਊ ਕਾ, ਪੜਪੋਤਾ ਚਾਹੜ ਕਾ, ਚੰਦਰ ਬੰਸੀ, ਭਾਰਦੂਜੀ ਗੋਤ੍ਹਾ ਪੰਵਾਰ...ਮਿਤੀ 
ਬੈਸਾਖ ਪਰਬਿਸ਼ਟੇ 17 ਸੰਬਤ 1691ਕੋ ਗੁਰੂ ਚੌਕ ਕੇ ਮਲਹਾਨ (ਭਾਵ ਸਥਾਨ ਤੋਂ' ਹੈ) ਗੁਰੂ ਕੇ ਹੁਕਮ ਗੈਲ ਸਾਮੇ 
ਮਾਥੇ ਮੁਰਤਜ਼ਾ ਖਾਨ ਕੋ ਮਾਰ ਕਰ ਜੂਝਾ । ਗੈਲੋਂ ਕੀਰਤ ਬੇਟਾ ਭੀਖਾ ਕਾ, ਪੋਤਾ ਰਈਆ ਕਾ, ਪੜਪੋਤਾ ਨਚਸੀ 
ਕਾਂ, ਬੰਸੀ ਭਗੀਰਥ ਕਾ, ਕੋਸ਼ਿਸ਼ ਗੋਤ੍ਹਾ, ਗੌੜ ਬ੍ਰਾਹਮਣ ਰਣ ਸੋਂ ਜੂਝ ਕਰ ਮਰਾਂ ।..... 

(ਭੱਟ ਵਹੀ ਤਲਉਡਾ, ਪਰਗਨਾ ਜੀਂਦ) 

3. ਕੇਸੋਂ ਸਿੰਘ ਬੋਹਥ ਕਾ, ਹਰੀ ਸਿੰਘ ਬੋਹਥ ਕਾ, ਦੇਸਾ ਸਿੰਘ ਬੋਹਥ ਕਾ, ਪੋੜੇ ਕੀਰਤ ਕੇ, ਪੜਪੌਤੇ 
ਭਿਖ਼ਾ ਕੋ, ਨਰਬੁਦ ਸਿੰਘ ਕੈਸੋ ਸਿੰਘ ਕਾ, ਤਾਰਾ ਸਿੰਘ ਹਰੀ ਸਿੰਘ ਕਾ, ਸੇਵਾ ਸਿੰਘ ਹਰੀ ਸਿੰਘ ਕਾ, ਦੇਵਾ ਸਿੰਘ 
ਹਰੀ ਸਿੰਘ ਕਾ, ਕੋਸ਼ਿਸ਼ ਗੋਤ੍ਰੇ, ਸ਼ਾਹੀ ਹੁਕਮ ਗੈਲ ਸਾਤੋ ਭੌਟ ਕਤਿਕ ਪਰਬਿਸ਼ਟੇ 9 ਸੰਬਤ 1768 ਕੋ ਆਲੋਵਾਲ 
ਕੇ ਮਲਗਾਨ ਪਰਗਨਾ ਲਾਹੌਰ ਭੂਮੀ' ਮੇਂ ਗਾਡ ਕਰ ਮਾਰ ਦੇਈਏ।.... (ਭੱਟ ਵਹੀ ਤਲਉਡਾ...) 

4. ਇਹ ਸੰਗਰਾਮ ਸਿੰਘ ਭਾਈ ਮਨੀ ਸਿੰਘ ਦ ਸੌਤਵੇਂ ਪੁਤੂ ਭਾਈ ਗੁਰਬਖ਼ਸ਼ ਸਿੰਘ ਦਾ ਪੁੜੂ ਸੀ । 

5. ਅਜੀਤ ਸਿੰਘ ਲਾਡਵਾ ਸਹਿਸਰਾ (ਸਾਂਸੀ) ਗੋਤ ਦਾ ਜ਼ਿਮੀਂਦਾਰ ਸੀ । 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 11 
1੧212 


ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸੀ । ਇਸ ਨੇ ਰਾਜਾ ਅਜੀਤ ਸਿੰਘ ਲਾਡਵਾ ਪਤੀ ਦੇ ਅਹਿਦ 
ਵਿਚ ਇਹ ਸ਼ਹੀਦ ਬਿਲਾਸ 'ਭੱਟੱਖਰੀ” ਵਿਚ ਲਿਖਿਆ । ਭੇਂਟੱਖਰੀ” ਭੌਂਟਾਂ ਦੀ ਆਪਣੀ ਲਿਪੀ ਮੰਨੀ 
ਜਾਂਦੀ ਹੈ । ਲੰਡਿਆਂ ਵਾਂਗ ਇਸ ਵਿਚ ਵੀ ਲਗ-ਮਾੜੁ ਕੋਈ ਨਹੀਂ ਹੈ । ਇਸ ਸ਼ਹੀਦ ਬਿਲਾਸ ਦਾ 
ਉਤਾਰਾ ਪੰਜਾਬੀ (ਗੁਰਮੁਖੀ) ਅੱਖਰਾਂ ਵਿਚ ਛੱਜੂ ਸਿੰਘ ਭੱਟ ਨੇ, ਜੋ ਸੇਵਾ ਸਿੰਘ ਤੋਂ ਤੀਜੀ ਪੀੜ੍ਹੀ ਸਨ, 
ਕੀਤਾ ਜੀ ।” 


44 

ਏਥੇ ਇਹ ਦੌਸਣ ਦੀ ਬਹੁਤੀ ਲੋੜ ਨਹੀਂ ਕਿ ਭਾਈ ਮਨੀ ਸਿੰਘ ਦੀ ਬਹੁ-ਪੌਖੀ ਸ਼ਖਸੀਅਤ ਦੀ 
ਪੰਜਾਬ ਦੇ ਇਤਿਹਾਸ ਵਿਚ ਇਕ ਨਿਵੇਕਲੀ ਤੇ ਨਿਰਾਲੀ ਥਾਂ ਹੈ । ਇੱਕ ਐਸੇ ਸਮੇਂ ਵਿਚ ਜਦੋਂ ਕਿ 
ਪੰਜਾਬ ਉੱਤੇ ਜਾਬਰ ਤੋ ਪਤਿਤ ਹਕੂਮਤ ਲੋਕਾਂ ਦੀ ਇਖ਼ਲਾਕੀ ਸ਼ਖਸੀਅਤ ਨੂੰ ਮਲੀਆਮੇਟ ਕਰਨ 
ਉੱਤੇ ਤੁਲੀ ਹੋਈ ਸੀ, ਜਦੋਂ ਇਸ ਤਰ੍ਹਾਂ ਦੇ ਸਰਕਾਰੀ ਹੁਕਮ ਜਾਰੀ ਹੋ ਚੁੱਕੇ ਸਨ ਕਿ ਕੋਈ ਬੰਦਾ 'ਗੁੜ” 
ਸ਼ਬਦ ਦੀ ਵਚਤੋਂ ਨਹੀਂ ਸੀ ਕਰ ਸਕਦਾ, ਕਿਉਂਕਿ ਇਹ 'ਗੁਰ” ਸ਼ਬਦ ਦੇ ਕਿਸੇ ਹੌਦ ਤੱਕ ਨੇੜੇ ਹੈ, 
ਜਦੋਂ ਸਿੰਘਾਂ ਦੇ ਸਿਰਾਂ ਦੇ ਇਨਾਮ ਰੱਖੇ ਗਏ ਸਨ, ਉਸ ਵਕਤ ਭਾਈ ਮਨੀ ਸਿੰਘ ਮਨੁੱਖੀ ਅਨਖ਼ ਤੇ 
ਵਿਚਾਰਾਂ ਦੀ ਸੁਤੰਤ੍ਰਤਾ ਦੀ ਰੱਖਿਆ ਵਾਸਤੇ ਤੇ ਵਹਿਸ਼ੀ ਬਰਸ਼ਰਤਾ ਦੇ ਸਾਹਮਣੇ ਆਤਮਕ ਬਲ ਦੀ 
ਉੱਚਤਾ ਦਰਸਾਉਣ ਦੀ ਖਾਤਰ ਮੈਦਾਨ ਵਿਚ ਨਿੱਤਰਿਆ ਤੇ ਬੰਦ ਬੰਦ ਕਟਵਾ ਕੇ ਪਾਪ ਦੇ ਹਵਨ- 
ਕੁੰਡ ਦੀ ਅਗਨੀ ਵਿਚ ਆਪਣੀ ਜਿੰਦੜੀ ਦੀ ਆਹੁੜੀ ਦਿੱਤੀ। ਇਸ ਤਰ੍ਹਾਂ ਖਿਆਲਾਂ ਦੀ ਆਜ਼ਾਦੀ ਤੇ 
ਧਰਮ ਦੀ ਰੱਖਿਆ ਦੇ ਇਤਿਹਾਸ ਵਿਚ, ਭਾਈ ਮਨੀ ਸਿੰਘ ਦੀ ਅਹਿਮੀਅਤ ਕੇਵਲ ਇੱਕ ਜੀਵਨ- 
ਉਸਾਰੂ ਪ੍ਰੇਰਨਾ ਕਰਕੇ ਹੀ ਨਹੀਂ', ਸੁਚੱਜੇ ਮਰਨ ਦਾ ਢੰਗ ਦੌਸਣ ਕਰ ਕੇ ਵੀ ਬਹੁਤੁ ਹੈ । ਉਹ ਇਕ ਕਰਮ 
ਯੋਗੀ ਸੀ । ਆਪਣੇ ਸਮੇਂ ਦਾ ਨਿਰਭੈ ਯੋਧਾ, ਸਿਆਸੀ ਤੇ ਧਾਰਮਿਕ ਆਗੂ ਹੋਣ ਤੋਂ ਬਿਨਾਂ ਸਿੱਖ ਧਰਮ 
ਤੇ ਸਾਹਿੱਤ ਦਾ ਮਹਾਨ ਵਿਦਵਾਨ ਤੇ ਪੂਰਾ ਗਿਆਤਾ ਵੀ ਸੀ । 

3, 

ਅਜਿਹੇ ਪੂਸਿੱਧ ਤੇ ਸ਼ਾਨਦਾਰ ਵਿਅਕਤੀ ਬਾਰੇ ਹਰ ਕਿਸੇ ਨੂੰ ਪੂਰੀ ਤੇ ਨਿਸ਼ਚਿਤ ਵਾਕਫ਼ੀ 
ਮਿਲਣ ਦੀ ਆਸ ਹੋਣੀ ਚਾਹੀਦੀ ਸੀ, ਪਰ ਇਸ ਸੰਬੰਧ ਵਿਚ ਕਿੰਨੀ ਅਟਕਲ ਪੌਚੂ ਕਲਪਨਾ ਹੈ, 
ਇਹ ਉਹੀ ਜਾਣ ਸਕਦਾ ਹੈ, ਜਿਸ ਨੂੰ ਭਾਈ ਸਾਹਿਬ ਬਾਰੇ ਕੁਝ ਵਾਚਣ-ਪਰਖਣ ਦਾ ਮੋਕਾ ਮਿਲਿਆ 
ਹੋਵੇ । ਉਦਾਹਰਣ ਵਜੋਂ ਪ੍ਰੋ. ਸੁਰਿੰਦਰ ਸਿੰਘ ਕੋਹਲੀ ਨੇ 'ਭਾਈ ਮਨੀ ਸਿੰਘ” ਨਾਮੀ ਪੁਸਤਕ ਵਿਚ, 
ਜੋ ਮਾਰਚ 1961 ਨੂੰ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਲੋਂ ਪ੍ਰਕਾਸ਼ਤ ਹੋਈ, ਲਿਖਿਆ ਹੈ : 

“ਭਾਈ ਮਨੀ ਸਿੰਘ ਨੇ ਗੁਰਸਿੱਖ ਘਰਾਣੇ ਵਿਚ ਜਨਮ” ਲਿਆ । ਉਹਦੇ ਜਨਮ ਦੀ 
ਤਾਰੀਖ਼ ਬਾਰੇ ਪਤਾ ਨਹੀਂ ਲੌਂਗ ਸਕਿਆ। ਇਤਨਾ ਜ਼ਰੂਰ ਪਤਾ ਲੱਗਦਾ ਹੈ ਕਿ ਉਹ 
ਕੰਬੋਵਾਲ ਦੇ ਦੁਲੌਂਟ ਚੌਧਰੀ ਦਾ ਪੁੱਤਰ ਸੀ ।....ਗਿ: ਗਿਆਨ ਸਿੰਘ ਨੇ ਤਾਂ ਚੌਧਰੀ ਕਾਲੇ 

1. "ਸ਼ਹੀਦ ਬਿਲਾਸ ਪੋਥੀ ਕੀ ਨਕਲ ਭਟੇਖਸ਼ਰੀ ਸੇ ਕਤਿਕ ਬਦੀ ਏਕਮ ਸਾਲ 1927 ਬਿਕ੍ਹਮੀ (1870 
ਈਂ) ਕੋ ਗੁਰਮੁਖੀ ਮੇ' ਕੀ, ਨਕਲ ਕਰਨੇ ਵਾਲਾ ਛੱਜੂ ਸਿੰਘ ਭੇਂਟ ਭਾਦਸੋਂ ਨਿਵਾਸੀ ਪਰਗਨਾ ਸ਼ਾਨੇਸਰ।” 

2. ਗਿਆਨੀ ਨਾਕੁਰ ਸਿੰਘ- 'ਸੂੀ ਗੁਰਦਵਾਰੇ ਦਰਸ਼ਨ” ਪੰਨਾ 543-72 (1981 ਬਿ : 1924ਈ:) ਦੇ 
ਕਥਨ ਅਨੁਸਾਰ ਭਾਈ ਮਨੀ ਸਿੰਘ ਦਾ ਜਨਮ 24 ਮਾਘ, ਮੰਗਲਵਾਰ ਨੂੰ ਮਾਤਾ ਦਇਆ ਕੋਰ ਜੀ ਦੀ ਕੁੱਖੋਂ, ਭਾਈ 
ਕਾਲੂ ਦੇ ਘਰ ਘੰਗਰ ਨਦੀ ਦੇ ਕੰਢੇ ਨਗਰ ਕਾਕੜੂ ਜ਼ਿਲਾ ਅੰਬਾਲਾ ਵਿਚ ਹੋਇਆ ਸੀ । ਪਿੱਛੋਂ ਮਾਤਾ-ਪਿਤਾ ਸੁਨਾਮ 
ਲੈ ਆਏ ਸਨ । ਸ਼ਹੀਦੀ-22 ਮੌਘਰ ਸੁਦੀ ਅਮਾਵਸ, ਐਤਵਾਰ 1791 ਬਿਕ੍ਰਮੀ (1734) ਨੂੰ ਹੋਈ ਸੀ । 

12 ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 
1੩2੮ 13 


੧ 


ਨੂੰ ਦੁੱਲਟ ਜੱਟ ਦੱਸਿਆ ਹੈ, ਪਰ ਕਈ ਖੋਜੀ ਉਹਨੂੰ ਕੰਬੋ ਵੈਸ਼ ਵਿਚ ਹੋਇਆ ਮੰਨਦੇ 
ਹਨ।....ਭਾਈ ਕਾਨ੍ਹ ਸਿੰਘ ਨਾਭਾ ਦੇ ਕਥਨ ਅਨੁਸਾਰ ਇੱਕ ਸੱਜਣ ਨੇ ਭਾਈ ਮਨੀ ਸਿੰਘ 
ਦਾ ਜਨਮ ਕਨ੍ਹੇ ਕਾਛੇ ਦਾ ਲਿਖਿਆ ਹੈ ।” 
ਕੋਹਲੀ ਜੀ ਅੱਗੇ ਚੌਲ ਕੇ ਆਪਣੀ ਪੁਸਤਕ 'ਭਾਈ ਮਨੀ ਸਿੰਘ” ਦੇ ਪੰਨਾ 85 ਉਤੇ ਇਉਂ 
ਲਿਖਦੇ ਹਨ : 
“ਗਿ: ਗੁਰਦਿੱਤ ਸਿੰਘ ਜੀ “ਜੀਵਨ ਸੰਦੇਸ਼ ਦੇ ਇਤਿਹਾਸ ਨੰਬਰ” ਵਿਚ, “ਦਸਮ ਗ੍ਰੰਥ 
ਦਾ ਇਤਿਹਾਸ” ਨਾਮੀ ਲੇਖ ਵਿਚ, ਭਾਈ ਮਨੀ ਸਿੰਘ ਬਾਰੇ ਇਕ ਨੋਟ ਵਿਚ ਲਿਖਦੇ 
ਹਨ । ਦਸ਼ਮੇਸ਼ ਜੀ ਦੇ ਹਜ਼ੂਰੀ ਸਿੱਖ ਭਾਈ ਮਨੀ ਸਿੰਘ ਜੀ ਵੀ ਦੋ ਸਨ । ਪਹਿਲੇ 
ਅਲੀਪੁਰ (ਮੁਲੋਤਾਨ) ਦੇ ਵਾਸੀ ਤੇ ਦੂਜੇ ਭਾਈ ਮਨੀ ਸਿੰਘ ਜੀ ਕੰਬੋਵਾਲ (ਹੁਣ ਲੌਂਗੋਵਾਲ) . 
ਦੇ ਵਾਸੀ, ਜਿਨ੍ਹਾਂ ਦਾ ਜਨਮ ਕੰਥੋ ਜ਼ਿਮੀਂਦਾਰਾਂ ਦੇ ਘਰ ਹੋਇਆ ਸੀ । ਪਰ ਸਾਨੂੰ ਉਪਰਲੀ 
ਵਿਚਾਰ ਵਿਚ ਪੈਣ ਦੀ ਲੋੜ ਨਹੀਂ । ਸਾਡਾ ਸੰਬੰਧ ਪੂਸਿੰਧ ਸ਼ਹੀਦ ਗਿਆਨੀ ਭਾਈ ਮਨੀ 
ਸਿੰਘ ਨਾਲ ਹੈ ।” 
ਇਸ ਤਰ੍ਹਾਂ ਭਾਈ ਮਨੀ ਸਿੰਘ ਬਾਰੇ ਚਾਰ ਰਾਵਾਂ ਬਣਦੀਆਂ ਹਨ: (1) ਭਾਈ ਮਨੀ ਸਿੰਘ 
ਮੁਲਤਾਨੀ ਸਨ, (2) ਭਾਈ ਮਨੀ ਸਿੰਘ ਕੰਬੋ ਸਨ, (3) ਭਾਈ ਮਨੀ ਸਿੰਘ ਕਾਨ੍ਹੇ-ਕਾਫ਼ੇ ਦੇ ਵਸਨੀਕ 
ਸਨ ਤੇ (4) ਭਾਈ ਮਨੀ ਸਿੰਘ ਕੰਬੋਵਾਲ ਦੇ ਦੁਲੌਟ ਜ਼ਿਮੀਂਦਾਰ ਸਨ । ਅਸੀਂ ਜਿਸ ਸ਼ਹੀਦ ਬਿਲਾਸ 
ਦਾ ਸੰਪਾਦਨ ਕਰ ਰਹੇ ਹਾਂ, ਉਸ ਦਾ ਹੀਰੋਂ ਭਾਈ ਮਨੀ ਸਿੰਘ ਮੁਲਤਾਨੀ ਹੈ ।ਉਸ ਸੰਬੰਧੀ ਵਿਚਾਰ 
ਰੱਖਣ ਤੋਂ ਪਹਿਲੇ ਉਪਰੋਕਤ ਕਾਨ੍ਹੇ-ਕਾਛੇ, ਕੰਥੋਂਵਾਲ ਵਾਲੇ ਤੇ ਦੁਲੱਟ ਭਾਈ ਮਨੀ ਸਿੰਘ ਸੰਬੰਧੀ 
ਵਿਚਾਰ ਕਰਨੀ ਅਤਿ ਜ਼ਰੂਰੀ ਹੈ, ਤਾਕਿ ਪਤਾ ਲੌਗ ਸਕੇ ਕਿ ਇਨ੍ਹਾਂ ਵਿਚੋਂ ਪ੍ਰਸਿੱਧ ਗਿਆਨੀ ਭਾਈ 
ਮਨੀ ਸਿੰਘ ਸ਼ਹੀਦ ਕਿਹੜੇ ਸਨ, ਜਿਨ੍ਹਾਂ ਨੂੰ ਸੋਢੀ ਹਰਿ ਜੀ ਦੀ ਮ੍ਰਿਤੂ ਦੇ ਬਾਅਦ ਸ੍ਰੀ ਦਸਮੇਸ਼ ਜੀ ਨੇ 
1756 ਬਿ: (1699 ਈ:) ਦੀ ਵੈਸਾਖੀ ਤੋਂ ਪਿਛੋਂ ਸ੍ਰੀ ਅੰਮ੍ਰਿਤਸਰ ਗ੍ਰੰਥੀ ਨਿਯੁਕਤ ਕਰ ਕੋ ਭੇਜਿਆ 
ਸੀ । ਹੁਣ ਅਸੀਂ ਉਪਰੋਕਤ ਰਾਵਾਂ ਸੰਬੰਧੀ ਹੋਠ ਲਿਖੀ ਵਿਚਾਰ ਪਾਠਕਾਂ ਔਂਗੇ ਰੱਖਦੇ ਹਾਂ : 


ਭਾਈ ਮਨੀ ਸਿੰਘ ਦੀ ਕੰਬੋ ਵੱਸ ਵਿਚ ਉਪਜ ਮੰਨਣ ਵਾਲੇ ਪਹਿਲ ਪ੍ਰਥਮੇ ਭਾਈ ਕੇਸਰ ਸਿੰਘ 
ਜੀ ਛਿੱਬਰ ਹਨ । ਇਹ ਦਾਵਾ ਕਰਦੇ ਹਨ ਕਿ ਅਸਾਂ ਦਸਮੇਸ਼ ਜੀ ਦੇ ਮਾਮਾ ਬਾਬਾ ਕ੍ਰਿਪਾਲ ਸਿੰਘ 
ਸਮੇਤ ਭਾਈ ਮਨੀ ਸਿੰਘ ਕੰਬੋ ਦੇ ਦਰਸਨ ਕੀਤੇ ਸਨ । ਅਸਾਂ ਹੁਣ ਇਹ ਦੇਖਣਾ ਹੈ ਕਿ ਭਾਈ ਕੇਸਰ 
ਸਿੰਘ ਨੇ ਕਿੱਥੇ ਤੇ ਕਦੋਂ ਦਰਸ਼ਨ ਕੀਤੇ ਤੇ ਉਸ ਵਕਤ ਭਾਈ ਮਨੀ ਸਿੰਘ ਦੀ ਆਪਣੀ ਕੀ ਹਾਲਤ ਸੀ । 
ਸੰਮਤ ਸਤਾਰਾਂ ਸੈ ਚਉਰਾਸੀ ਜਬ ਜਾਏ । 
ਨਾਲ ਸਤਿ ਆਦਮੀ ਸਰਕਾਰ ਦੇ ਲੈ ਆਏ । 
ਅਗੇ ਏਥੇ ਪੂਜਾ ਸ਼ੋੜੀ ਬਹੁਤ ਗੋਦੜ ਫਕੀਰ£ ਖਾਏ । 
ਫੇਰ ਮਾਮਾ ਕ੍ਰਿਪਾਲ ਸਿੰਘ ਜੀ ਅੰਮ੍ਰਿਤਸਰ ਆਏ । 
ਰਾਮਦਾਸ ਪੁਰੇ ਦੇ ਪੈਂਚ ਮਿਲੇ ਸਭ ਜਾਏ । 
1. ਇਹ ਉਦਾਸੀ ਸਾਧੂ 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) < _ 28ਟ 14 


ਮੈਂ ਥਾ “ਬਾਲਕ” ਸਭ ਨਹੀਂ ਜਾਤ ਗਿਣਾਏ । 
ਮਾਮਾ ਕ੍ਰਿਪਾਲ ਸਿੰਘ ਜੀ ਅੰਮ੍ਰਿਤਸਰ ਜੀ ਚਹੇ । 
ਗੁਰੂ ਕੰਮ ਵਿਚ ਮੁਸੌਂਦੀ ਚਾਰ ਕਹੇ । 
ਸਹਿਜ ਸਿੰਘ ਤ੍ਰਿਹਿਨ ਚਬੂਤਰਾ ਜਗਾਤ । 
ਦਿਆਨਤ ਚਾਇ ਬ੍ਰਾਹਮਨ ਕੰਮ ਗਿਰਾਵਾਂ ਦਾ ਦਿੱਤਾ ਥਾਪ । 
ਮਾਨ ਸਿੰਘ ਮੇਵੜਾ ਅਰੋੜਾ ਬੰਸ ਅਰਦਾਸਾਂ ਕਰੇ । 
ਗੁਰਬਖਸ਼ ਸਿੰਘ ਫ਼ਿੱਬਰ ਬੇਟਾ ਧਰਮ ਚੰਦ ਦੀਵਾਨ ਦਾ ਦਰੋਗਾ ਕਰ ਧਰੇ । 
ਐਸੀ ਜੁਗਤ ਮਾਮੇ ਜੀ ਠਹਿਰਾਈ । 
ਧੰਨ ਧੰਨ ਸਭ ਕਹੇ ਲੁਕਾਈ । 
ਤਬ ਭਾਈ ਮਨੀ ਸਿੰਘ ਜਾਤੀ 'ਕੰਬੋਹ' ਕਹੀਏ । 
ਸੋ ਆਇ ਮਿਲੇ ਜਿਨ ਕੇ ਸਮ ਸਿਖ ਕੋਈ ਐਸਾ ਗੁਰੂ ਕਾ ਨਹੀਏ । 
ਕੋਈ ਕਾਲ ਮਾਮੇ ਜੀ ਪਾਸ ਮਨੀ ਸਿੰਘ ਰਹੇ ।.... 
ਭਾਈ ਬਖਸ ਸਿੰਘ ਮੈਣੀ ਹੋਰ ਸਿਖ ਪ੍ਰਦੇਸੀ ਮਾਮੇ ਜੀ ਪਾਸ ਆ ਰਹੇ । 
(ਬੰਸਾਵਲੀ ਨਾਮਾ, ਚਰਨ ਤੇਰ੍ਹਵਾਂ) 
ਛਿੱਬਰ ਦੀ ਇਹ ਮੌਕਿਆ ਦੀ ਗਵਾਹੀ ਹੈ ਕਿ ਭਾਈ ਮਨੀ ਸਿੰਘ ਕੰਬੋ ਸੰਮਤ 1784 ਬਿ: 
(1727ਈ;) ਨੂੰ, ਜਦੋਂ ਕਿ ਬਾਬਾ ਕ੍ਰਿਪਾਲ ਸਿੰਘ ? ਸਰਕਾਰੀ ਬੰਦਿਆਂ ਸਮੇਤ ਦਿੱਲੀ ਤੋਂ ਅੰਮ੍ਰਿਤਸਰ 
ਆਏ ਤੇ ਜਾਗੀਰ! ਦਾ ਇੰਤਜ਼ਾਮ ਕੀਤਾ, ਬਾਅਦ ਵਿਚ ਭਾਈ ਮਨੀ ਸਿੰਘ ਬਾਬਾ ਜੀ ਪਾਸ ਕੁਝ ਸਮਾਂ 
ਠਹਿਰੇ, ਜਿੱਥੇ ਛਿੱਬਰ ਜੀ ਨੇ ਮਾਮਾ ਕ੍ਰਿਪਾਲ ਸਿੰਘ ਜੀ ਵਲੋਂ ਚਾਰ ਕਾਰਕੁਨਾਂ (ਮੁਸੌਦੀਆਂ) ਦਾ ਜ਼ਿਕਰ 
ਕੀਤਾ ਹੈ, ਓਥੇ ਮਨੀ ਸਿੰਘ ਕੰਬੋ ਨੂੰ ਪ੍ਰਦੇਸੀ ਸਿੱਖਾਂ ਵਿਚ ਸ਼ੁਮਾਰ ਕਰਦੇ ਹਨ, ਪਰ ਕਿਸੇ ਸੇਵਾ ਤੇ 
ਲੱਗਿਆ ਨਹੀਂ ਦੱਸਿਆਂ । 
ਭਾਈ ਕੇਸਰ ਸਿੰਘ ਛਿੱਬਰ ਨੇ ਇਕ ਸੁਆਦਲੀ ਗੱਲ ਇਹ ਦੱਸੀ ਹੈ ਕਿ ਸੰਮਤ 1794 ਬਿ: 
ਵਿਚ ਉਹ ਅਜੇ ਬਾਲਕ ਸਨ । ਜਾਪਦਾ ਇੰਵ ਹੈ ਕਿ ਇਨ੍ਹਾਂ ਨੂੰ ਪਹਿਲੇ ਭਾਈ ਮਨੀ ਸਿੰਘ ਦੀ, ਜੋਂ 
ਦਰਬਾਰ ਸਾਹਿਬ ਦੇ ਗ੍ਰੰਥੀ ਸਨ, ਸੰਗਤ ਕਰਨ ਦਾ ਮੌਕਾ ਪ੍ਰਾਪਤ ਨਹੀਂ ਸੀ ਹੋਇਆ, ਅਤੇ ਇਸ ਤੋਂ 
9 ਸਾਲ ਪਿੱਛੋਂ 1793 ਬਿ: ਵਿਚ ਸ੍ਹੀ ਅੰਮ੍ਰਿਤਸਰ ਵਿਖੇ ਵਾਪਰੀ ਘਟਨਾ ਸੰਬੰਧੀ ਅਖੀਂ ਡਿੱਠੀ 
ਗਵਾਹੀ ਇਕ ਹੋਰ ਇਨ੍ਹਾਂ ਦੀ ਹੈ, ਜਿਸ ਵਿਚ ਇਹ ਆਪਣੇ ਆਪ ਨੂੰ 'ਨਿੱਕੇ-ਨਿੱਕੜੇ` ਹੀ ਦੱਸਦੇ ਹਨ: 
ਸੰਮਤ ਸੜ੍ਰਾਂ ਸੈ ਤ੍ਰਾਨਵੇਂ ਹੋਵਤ ਭਏ । 
ਤੁਰਕ ਚੜ੍ਹ ਲਾਹੌਰੋ' ਅਚਣਚੇਤੇ ਆਇ ਪਏ । 
ਬਹੁਤ ਸਿੱਖ ਮਾਰੇ, ਨਸ ਹਰਿਮੰਦਰ ਵੜ ਗਏ । 
ਗਿਰਦ ਤੁਰਕਾਂ ਘੇਰੇ ਪਾ ਲਏ ।451........ 


1. ਇਹ ਜਾਗੀਰ ਬਾਰਾਂ ਪਿੰਡਾਂ ਦੀ ਸੀ, ਜੋ 1 ਮਾਘ ਸੰਮਤ 1768 ਬਿ: (30 ਦਸੰਬਰ 1711 ਈ:) ਨੂੰ ਨਗਰ 
ਆਲੋਵਾਲ ਪਰਗਣਾ ਲਾਹੌਰ ਦੇ ਮੁਕਾਮ ਤੇ ਨਾਜ਼ਮ ਅਸਲਮ ਖ਼ਾਨ ਲਾਹੌਰ ਦੇ ਸਮੇਂ ਮਾਤਾ ਜੀ ਦੇ ਪਾਲਿਤ ਪੁਤੁ 
ਬਾਥਾ ਅਜੀਤ ਸਿੰਘ ਦੇ ਨਾਮ-ਬਾ-ਗੁਜ਼ਾਰ ਹੋਈ ਸੀ । (ਦੇਖੋ, ਅਖ਼ਬਾਰਾਤ ਦਰਬਾਰ ਮੁਔਲਾ ਤੇ ਰਤਨ ਸਿੰਘ 
ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼, ਛਾਪ 3, ਪੰਨਾ 214) 


ਅਸੀਂ ਭੀ ਤਿਸ ਜੁਧ ਵਿਚ ਪਿਤਾ' ਨਾਲ 'ਨਿੱਕੇ” ਵਿਚੇ ਆਹੇ । 
ਆਹੀ ਸ਼ਿਕਸਤ ਅਸੀਂ ਨਸ ਵੜੇ ਨਗਰ ਮਾਹਿ ! 
ਘਰ ਆਪਣੇ ਵੜ ਦੂਹਰੇ ਭੋਰੇ ਸਰਦ ਖਾਨੇ । 
ਦੋ ਭਾਈ ਅਸੀਂ “ਨਿਕੜੇ” ਦੋ ਹੋਰ ਪੰਜ ਛੁਪਾਨੇ ।47। 
(ਬੰਸਾਵਲੀ ਨਾਮਾ, ਚਰਨ ਚੌਧਵਾਂ) 
ਇਸ ਤਰ੍ਹਾਂ ਛਿੱਬਰ ਜੀ ਆਪਣੀ ਗਵਾਹੀ ਅਨੁਸਾਰ 1784 ਬਿ: ਵਿਚ ਬਹੁਤ ਛੋਟੇ (ਮਸਾਂ ਪੰਜਾਂ- 
ਫ਼ੀਆਂ ਵਰ੍ਹਿਆਂ ਦੇ) ਸਨ। ਉਦੋਂ ਜਾਂ ਤਾਂ ਉਨ੍ਹਾਂ ਭਾਈ ਮਨੀ ਸਿੰਘ ਦੇ ਕੰਬੋ ਹੋਣ ਬਾਰੇ ਟਪਲਾ ਖਾਧਾ ਹੈ, 
ਜਾਂ ਕੋਈ ਸੁਣੀ-ਸੁਣਾਈ ਗੱਲ ਹੀ ਲਿਖ ਦਿੱਤੀ ਹੈ । ਇੱਥੇ ਛੋਟੇ ਬਾਲਕ ਪਾਸੋਂ ਫੁੱਲ ਹੋ ਜਾਣੀ ਕੋਈ 
ਵੱਡੀ ਗੱਲ ਨਹੀਂ ਹੁੰਦੀ । ਇਹ ਭੀ ਸੰਭਵ ਹੈ ਕਿ ਦੋਂ ਮਨੀ ਸਿੰਘ ਹੋਣ ਜਿਨ੍ਹਾਂ ਵਿਚ ਕੰਬੋ ਮਨੀ ਸਿੰਘ 
ਦੇ ਦਰਸ਼ਨ ਤਾਂ ਛਿੱਬਰ ਜੀ ਨੇ ਕਰ ਲਏ ਹੋਣ, ਪਰ ਭਾਈ ਮਨੀ ਸਿੰਘ ਮੁਲਤਾਨੀ ਦੇ, ਜੋ ਸ਼੍ਰੀ ਦਰਬਾਰ 
ਸਾਹਿਬ ਦੇ ਗੁੰਥੀ ਸਨ, ਦਰਸ਼ਨ ਨਾ ਕਰ ਸਕੇ ਹੋਣ । ਇਸ ਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ 
ਭਾਈ ਮਨੀ ਸਿੰਘ ਮੁਲਤਾਨੀ ਬਾਹਰ ਯਾਤਰਾ ਤੇ ਸਿੱਖ-ਸੰਗਤਾਂ ਦੇ ਸੌਂਦੇ ਤੇ ਗਏ ਹੋਣ, ਜਿਵੇਂ ਕਿ ਉਨ੍ਹਾਂ 
ਦੇ ਅਕਸਰ ਜਾਣ ਦਾ ਪਤਾ ਚੌਲਦਾ ਹੈ ।? 
ਫ਼ਿੱਬਰ ਜੀ ਮਨੀ ਸਿੰਘ ਕੰਬੋ ਸੰਬੰਧੀ-ਸੰਮਤ 1782 ਬਿ: (1725 ਈ:) ਤੋਂ ਪਹਿਲਾਂ ਦੇ ਹਾਲਾਤ 
ਜਾਣੂੰ ਕਰਾਉਣ ਤੋਂ ਚੁੱਪ ਹਨ । ਆਪ ਨੇ ਇਸ ਦਾ ਪਿੰਡ-ਪੀੜ੍ਹ ਤੇ ਮਾਤਾ-ਪਿਤਾ ਦਾ ਨਾਮ ਵੀ ਨਹੀਂ 
ਦੱਸਿਆ, ਤੇ ਇਨ੍ਹਾਂ ਦੀ ਸ਼ਹੀਦੀ ਕਿਸ ਸਾਲ ਤੇ ਕਿਸ ਤਾਰੀਖ਼ ਨੂੰ ਹੋਈ, ਇਹ ਦੱਸਣ ਵਲੋਂ ਵੀ ਚੁਪ 
ਹਨ, ਕੇਵਲ ਇਤਨਾ ਹੀ ਜ਼ਿਕਰ ਕਰਦੇ ਹਨ : 
ਭਾਈ ਮਨੀ ਸਿੰਘ ਤੁਰਕਾਂ ਦਾ ਕੀ ਸੀ ਗਵਾਇਆ । 
ਭਜਨਵਾਨ ਸਿੱਖ ਪ੍ਰਦੇਸੀ ਡੇਰਾ ਚੋਲੇ ਬਾਗ ਵਿਚ ਪਾਇਆ । 
ਓਥੇ ਫੌਜ ਤੁਰਕਾਂ ਦੀ ਪਈ ਪਕੜ ਲੈ ਆਏ । 

1. ਗੁਰਬਖਸ਼ ਸਿੰਘ ਫ਼ਿਂਬਰ । 

2. ਸਿੰਘ ਸਾਗਰ ਦੇ ਲਿਖਾਰੀ ਵੀਰ ਸਿੰਘ 'ਬਲ` ਦੇ ਕਥਨ ਅਨੁਸਾਰ ਸ੍ਰੀ ਅਨੰਦਪੁਰ ਦੇ ਜੰਗ ਵਿਚ ਜੋ 
ਪਹਾੜੀਆਂ ਵਲੋਂ ਮਸਤ ਹਾਥੀ ਨੂੰ ਲਿਆਵਨ ਸਮੈ 1757 ਬਿ: (1700 ਈ;) ਨੂੰ ਹੋਈ ਸੀ, ਇਹ ਸ਼ਾਮਲ 
ਸਨ । ਸਾਧੂ ਦਿਆਲ ਦਾਸ ਕ੍ਰਿਤ 'ਦੌਰੇ ਦੀ ਸਾਖੀ" ਦੇ ਮੁਤਾਬਕ ਭਾਈ ਮਨੀ ਸਿੰਘ ਕਤਕ 1763 ਬਿ: 
(1706 ਈ?) ਨੂੰ ਸੂਹੀ ਅੰਮ੍੍‌ਤਸਰ ਤੋਂ ਨਗਰ ਸਾਥੋਂ ਕੀ ਤਲਵੰਡੀ (ਦਮਦਮਾ ਸਾਹਿਬ) ਗੁਰੂ ਹਜ਼ੂਰੀ ਵਿਚ 
ਪਹੁੰਚੇ ਤੇ ਏਥੋਂ' ਸਤਿਗੁਰਾਂ ਦੇ ਹਮ-ਰਕਾਬ ਹੋਂ ਕੇ ਰਾਜਪੂਤਾਨੇ ਦੇ ਪ੍ਰਸਿੱਧ ਨਗਰ ਬਘੋਰ ਤੌਕ ਗਏ । ਭਾਈ 
ਮਨੀ ਸਿੰਘ ਦੀ ਆਪਣੀ ਪ੍ਰਤਿਕਾਂ ਵਿਚ, ਜੋ ਉਨ੍ਹਾਂ 22 ਵੈਸਾਖ ਸੰਮਤ 1768 ਬਿ: (1711 ਈ:) ਨੂੰ ਸ਼ੀ 
ਅੰਮ੍ਰਿਤਸਰ ਤੋਂ ਦਿੱਲੀ ਮਾਤਾ ਸੁੰਦਰੀ ਜੀ ਦੇ ਚਰਨਾਂ ਵਿਚ ਭੇਜੀ ਸੀ, ਲਿਖਿਆ ਹੈ ਕਿ ਅਸੀਂ ਕੁਆਰ 
(ਅੱਸੂ) ਦੇ ਮਹੀਨੇ ਦਿੱਲੀ ਆਵਾਂਗੇ । ਸੰਮਤ 1771-72 ਬਿ: (1714-15 ਈ:) ਵਿੱਚ ਝੰਗ ਜ਼ਿਲੇ ਦੇ 
ਪਿੰਡ ਬਾਗਾਂ ਵਾਲੇ, ਗੁਰਦਵਾਰਾ ਨਾਨਕਸਰ ਠਹਿਰ ਕੇ ਭਾਈ ਭਗਤ ਸਿੰਘ (ਸਿੱਕਾ) ਆਦਿ ਸਰਧਾਲੂਆਂ 
ਦੀ ਬੇਨਤੀ ਤੇ ਛੇਵੇਂ ਸਤਿਗੁਰਾਂ ਦੀ ਕਥਾ ਸੁਠਾਈ ਤੇ ਏਥੋਂ ਆਪਣੇ ਨਗਰ ਨੂੰ ਚਲੇ ਗਏ, ਜੈਸਾ ਕਿ 
ਲਿਖਿਆ ਹੈ : 


ਐਸੇ ਕਹਿ ਬਹੁ ਧੀਰ ਦੇ ਮਨ ਸੈ' ਆਨੰਦ ਠਾਨ । 
ਮਨੀ ਸਿੰਘ ਤਬ ਹੀ ਕੀਓ ਨਿਜੁ ਪੂਰ ਓਰ ਪਿਆਨ । 634 
(ਸੋਹਨ ਜੀ ਕ੍ਰਿਤ ਗੁਰ ਬਿਲਾਸ ਪਾ: 6, ਅਧਿਆਇ 21) 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) ਨ 16 


ਤਿਨਾਂ ਸੁਆਲ ਜਵਾਬ ਪਕੇ ਕੀਤੇ, ਤਿਨ੍ਹਾਂ ਦੇ ਅੰਗ ਅੰਗ ਟੁਕਾਏ । 86 । 
(ਬੰਸਾਵਲੀ ਨਾਮਾ, ਚਰਨ ਚੌਧਵਾਂ) 


ਛਿੱਬਰ ਜੀ ਭਾਈ ਮਨੀ ਸਿੰਘ ਕੰਥੋ ਦੀ ਸ਼ਹੀਦੀ ਦਾ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ 


ਨੂੰ ਬਦਲਣਾ ਦੱਸਦੇ ਹਨ, ਜਿਸ ਦਾ ਸਮਾਂ ਉਨ੍ਹਾਂ ਨੇ 1782 ਬਿ: ਤੋਂ ਉਪਰੰਤ ਕਹਿਆ ਹੈ : 


ਸੰਮਤ ਸਤਾਰਾ ਸੈ ਬਿਆਸੀ ਜਬ ਗਏ । ., 

ਤਬ ਭਾਈ ਮਨੀ ਸਿੰਘ ਜੀ ਦੂਜੇ ਅੰਮ੍ਰਿਤਸਰ ਆਵਤ ਭਏ ।375। 

ਦੂਜਾ ਅੰਮ੍ਰਿਤਸਰ ਚੋਲੇ ਬਾਗ ਵਿਚ ਹੈ ਬਣਿਆ । 

ਭਾਈ ਮਨੀ ਸਿੰਘ ਜੀ ਪੁਸਟੀ ਜਾਤ ਕੰਬੋਉ ਸਿਖ ਸਿੱਖਾਂ ਵਿਚ ਗਿਣਿਆ । 


`ਜੋ ਸਿਖ ਮਾਇਆ ਲੈ ਕੇ ਬਹੁਤ ਹੈ ਸੀ ਆਇਆ । 


ਸਿਖਾਂ ਨੂੰ ਖਰਚ ਰੁਪਏ ਦੇ ਕੇ ਬਾਣੀ ਢੂੰਢਾਇਆ 13761 

ਇਤਨੀ ਵਧੀਕ ਉਸ ਪਾਸੈਂ ਗੌਲ ਸੀ ਹੋਈ । 

ਜੋ ਭਗਤ ਬਾਣੀ ਜੁਦਾ ਕਰ ਲਿਖੀ ਸੀ ਹੋਈ ।377। 

ਨਾਲ ਦੂਜਾ ਆਦਿ ਗ੍ਰੰਥ ਸੀ ਰਲਾਇਆ । 

ਤਿਸ ਵਿਚੋਂ ਭਗਤ ਬਾਣੀ ਜੁਦਾ ਕਰ ਲਿਖਾਇਆ । 

ਦੋਹਾਂ ਗ੍ਰੰਥਾਂ ਦੀ ਬੀੜ ਇਕ ਕਰ ਬੰਧਵਾਈ' । 

ਉਹ ਗ੍ਰੰਥ ਕਿਸੇ ਸਿੱਖ ਗ੍ਰੀਬ ਡਿਠਾ ਜਾਈ । 378 । 

ਦੇਖ ਕੇ ਸਿਖ ਐਸੇ ਬਚਨ ਕਹੇ ਇਹ, “ਕੀ ਕਰਿਆ ? 

ਭਾਈ ਸਿਖਾ! ਤੁਧ ਭਗਤ ਜੁਦੇ ਕਿਉਂ ਕਰ ਧਰਿਆ? 

ਤੁਧ ਬਧੀ ਮਿਰਯਾਦਾ ਗੁਰੂ ਕੀ ਹੈ ਤੋੜੀ । 

ਤੇਰੇ ਅੰਗ ਅੰਗ ਜੁਦਾ ਕੀਤੇ ਚਾਹੀਅਨ ਫੋੜੀ ” । 379 ।... 

“ਸਿਖੀ ਬਖਸ਼ੋ ਸਾਸਾਂ ਨਾਲ ਨਿਭੇ ਮੋਰੀ ।” 

ਸਿਖ ਬਚਨ ਕੀਤਾ, “ਸਿਖੀ ਅਚੌਂਲ ਹੈ ਤੇਰੀ ।” 

`ਜੋ ਸਿਖ ਦੇ ਬਚਨ ਕਰ ਅੰਗ ਅੰਗ ਉਨ੍ਹਾਂ ਦੇ ਜੁਦਾ ਹੋਏ । 

ਵਿਚ ਲਾਹੌਰ ਪਕੜੇ ਆਏ ਜਾਨਤ ਸਭ ਕੋਏ ।382। 
(ਬੰਸਾਵਲੀ ਨਾਮਾ, ਚਰਨ ਦਸਵਾਂ) 


ਛਿੱਬਰ ਜੀ ਭਾਈ ਮਨੀ ਸਿੰਘ ਨੂੰ ਨਾ ਤਾਂ ਸੀ ਹਰਿਮੰਦਰ ਸਾਹਿਬ ਦਾ ਗ੍ਰੰਥੀ ਤੋ ਨਾ ਹੀ ਹਾਕਮਾਂ 


ਵਲੋਂ ਕਰ ਨਾ ਦੇ ਸਕਣ ਦੇ ਕਾਰਣ ਹੋਏ ਅਤਿਆਚਾਰ ਦਾ ਕੋਈ ਵੇਰਵਾ ਦੱਸਿਆ ਹੈ । ਇੰਵ ਫਿੱਬਰ 
_ਨੇ ਦਸਮੇਸ਼ ਜੀ ਦੀ ਬਾਣੀ ਤੇ ਆਦਿ ਬੀੜ ਦਾ ਇਕੱਤ੍ਰ ਕਰਨ ਦਾ ਸਮਾਂ 1882 ਬਿ: ਤੋਂ ਪਿਛੇ ਰੱਖਿਆ 
ਹੈ, ਪਰ ਹੋਰ ਗਵਾਹੀਆਂ ਤੋਂ ਇਹ ਕੰਮ 1769-70 ਤੱਕ ਹੋ ਜਾਣ ਦਾ ਪਤਾ ਚੌਲਦਾ ਹੈ । ਸਪੌਸ਼ਟ 


॥ 


16 


ਭਾਈ ਮਨੀ ਸਿੰਘ ਗੂੰਥੀ ਨੇ 22 ਵੈਸਾਖ 1768 ਬਿ: ਨੂੰ ਜੇਹੜੀ ਪਤ੍ਰਿਕਾ ਮਾਤਾ ਸੁੰਦਰੀ ਜੀ ਨੂੰ ਸ੍ਰੀ 
ਅੰਮ੍ਰਿਤਸਰ ਤੋਂ ਦਿੱਲੀ ਭੇਜੀ, (ਦੇਖੋ, ਅੰਤਕਾ 2) ਉਸ ਵਿਚ ਸ੍ਹੀ ਦਸਮੇਸ਼ ਜੀ ਦੀ ਬਾਣੀ ਨੂੰ ਇਕੱਤੂ ਕਰ 
ਕੇ ਭੇਜਣ ਦਾ ਖ਼ਾਸ ਜ਼ਿਕਰ ਹੈ । ਇਹ ਬੀੜਾਂ ਵੀ ਪ੍ਰਾਪਤ ਹਨ । ਇਕ ਬੀੜ 1769 ਬ੍ਰਿਕਮੀ ਵਾਲੀ 
ਕਾਬਲ ਵਿਚ ਭਾਈ ਗੁਰਦਾਸ ਜੀ ਦੇ ਗੁਰਦਵਾਰੇ ਹੈ, ਤੇ ਦੂਜੀ ਸੰਮਤ 1770 ਬਿ: ਵਾਲੀ ਸੇਠੀ ਗੁਲਾਬ 
'ਸਿੰਘ ਜੀ ਪਾਸ ਹੈ । 


ਸਰੀਦ ਬਿਲਸ (ਭਾਈ ਮਰ ਪਰੀ 


ਹੈ ਕਿ ਜਾਂ ਤਾਂ ਛਿੱਬਰ ਦੀ ਵਾਕਫ਼ੀ ਬੜੀ ਅਧੂਰੀ ਸੀ ਤੇ ਜਾਂ ਫੇਰ ਉਹ ਕਿਸੇ ਹੋਰ ਮਨੀ ਸਿੰਘ ਦਾ 
ਜ਼ਿਕਰ ਕਰ ਰਿਹਾ ਹੈ, ਪਰ ਉਹ ਮਨੀ ਸਿੰਘ ਵੀ ਇੱਕੋ ਹੀ ਮੰਨਦਾ ਹੈ । 

ਸੋ ਅਸੀਂ ਨਿਸ਼ਚੇ ਨਾਲ ਕਹਿ ਸਕਦੇ ਹਾਂ ਕਿ ਮਨੀ ਸਿੰਘ ਕੰਬੋਂ ਦਾ ਭੁਲੇਖਾ ਕੈਸਰ ਸਿੰਘ ਛਿੱਬਰ 
ਦਾ ਹੀ ਪਾਇਆ ਹੋਇਆ ਹੈ, ਜਿਸ ਨੇ ਭਾਈ ਮਨੀ ਸਿੰਘ ਮੁਲਤਾਨੀ (ਕੌਮ ਪੰਵਾਰ) ਨੂੰ ਹੀ ਕੰਥੋ ਲਿਖ 
ਦਿੱਤਾ ਹੈ ।ਉਸ ਅਨੁਸਾਰ ਭਾਈ ਮਨੀ ਸਿੰਘ ਜੀ ਦੂਜੇ ਅੰਮਿਤਸਰ ਵਿਚ 1782 ਬਿ: ਨੂੰ ਆਏ ਤੇ ਦੂਜਾ 
ਅੰਮ੍ਰਿਤਸਰ ਉਹ ਚੋਲੇ ਬਾਗ ਵਿਚ਼ ਦੱਸਦਾ ਹੈ । ਇੱਥੋਂ 1784 ਵਿਚ ਸਹੀ ਅੰਮ੍ਰਿਤਸਰ ਆਉਣ ਦਾ ਪਤਾ 
ਦਿੱਤਾ ਹੈ, ਜਿਸ ਦਾ ਉੱਲੇਖ ਉਪਰ ਹੋ ਚੁੱਕਾ ਹੈ । 

ਇਸ ਤਰ੍ਹਾਂ ਭਾਈ ਮਨੀ ਸਿੰਘ ਦਾ ਦਿੱਲੀ ਮਾਤਾ ਜੀ ਦੇ ਦਰਬਾਰ ਵਿਚ ਪੌਣੇ ਦੋ ਤਿੰਨ ਮਹੀਨੇ 
ਠਹਿਰਨਾ ਹੀ ਬਣਦਾ ਹੈ । ` 


ਭਾਈ ਮਨੀ ਸਿੰਘ ਦੁਲੱਟ 
ਭਾਈ ਮਨੀ ਸਿੰਘ ਨੂੰ ਦੁਲੋਂਟ ਲਿਖਣ ਵਾਲੇ ਗਿ: ਗਿਆਨ ਸਿੰਘ ਜੀ ਹਨ, ਜਿਨ੍ਹਾਂ ਨੇ ਸਬੂਤ ਵਜੋਂ 
ਹੇਠ ਲਿਖੇ ਉਦਾਹਰਣ ਪੇਸ਼ ਕੀਤੇ ਹਨ: 
ਮਨੀਂ ਸਿੰਘ ਕੇ ਥੇ ਜੋ ਬਰਾਦਰ । ਵਹਿ ਭੀ ਬਸੇ ਤਹਾਂ ਹੀ ਸਾਦਰ । 
ਜਿਨ ਮੇਂ ਸੇ ਇਕ ਸਿੰਘ ਨਗਾਹੀਆ । ਬਿਦਤ ਡਕੈਤ ਭਯੋ ਜਗ ਮਾਹੀਆ । 
ਹੈ ਸੰਤਤ ਤਿਹ ਨਾਂ ਅਬ ਤਾਹਿ । ਭਯੋ ਕਵੀ ਯਹਿ ਜਿਸ ਕੁਲ ਮਾਹਿ । 50 । 
ਤਿਨ ਕੇ ਡੂਮ ਸਾਹਸੀ ਭਾਟ । ਯਾਹੀ ਸੁਨਾਯੋ ਲਿਖਯੋ ਜੁ ਠਾਟ ।.... 
(ਪੰਥ ਪ੍ਰਕਾਸ਼, ਪਹਿਲੀ ਛਾਪ, ਬਿਸਰਾਮ ਤ੍ਰਿਤਾਲੀਸਵੇਂ) ` 
ਮਨੀ ਸਿੰਘ ਕੀ ਕੈਹੋਂ' ਗਾਥਾ । ਸੁਨੋ ਖ਼ਾਲਸਾ ਜੀ ! ਹਿਤ ਸਾਥਾ । 
ਬਹੁ ਬਿਰਧਨ ਤੇ ਜਯੋਂ ਹਮ ਸੁਨੀ । ਲਿਖੀ ਪਿਖੀ ਜੇਤਕ ਸੋ ਗੁਨੀ ।... 
(ਪੰਥ ਪੁਕਾਸ਼, ਦੂਸਰੀ ਛਾਪ ਲਾਹੌਰੀ, ਪੰਨਾ 278) 
ਪਹਿਲੀ ਛਾਪ ਵਿਚ ਡੂਮਾੰ ਸਾਹਸੀਆਂ ਤੇ ਭੱਟਾਂ ਪਾਸੋਂ ਸੁਣ ਕੇ ਲਿਖਣਾ ਦੱਸਦੇ ਹਨ । ਦੂਸਰੀ 
ਛਾਪ ਸਮੇਂ ਸੂਫ਼ੀ ਬਿਰਧਾਂ ਪਾਸੋਂ ਸੁਣ ਕੇ ਤੇ ਪੁਰਾਤਨ ਲਿਖਤਾਂ ਦੇ ਆਧਾਰ ਤੇ । ਡੂਮ (ਮਰਾਸੀ) ਜ਼ਬਾਨੀ 
ਕਲਿਆਣਾਂ ਕਰਦੇ ਸਨ, ਜੋ ਪਾਕਿਸਤਾਨ ਵਿਚ ਚਲੇ ਗਏ ਹਨ - ਸਾਹਸੀਆਂ ਦਾ ਸਾਨੂੰ ਅਜੇ ਬਹੁ- 
_ ਪਤਾ ਨਹੀਂ ਲੱਗਿਆ । ਪੁੰਛਣ ਤੇ ਦੁਲੇਂਟਾਂ ਦੇ ਆਪਣੇ ਭੱਟ ਵੀ ਕੋਈ ਨਹੀਂ ਮਿਲੋ । ਸ਼ਾਇਦ ਹੁੰਦੇ ਹੀ 
ਨਾ ਹੋਣ । ਕੁਰਕਛੇਤਰ ਦੀ ਪੰਡਾ-ਵਹੀ ਤੋਂ ਸਿਰਫ਼ ਇਤਨਾ ਪਤਾ ਚਲਦਾ ਹੈ : 
ਵਾਸੀ ਲੌਂਗੋਵਾਲ ਕੇ ਜਾਟ ਦੁੱਲਟ ਪਤ੍ਹਾ 411 
ਰੁਘਾ ਸਿੰਘ ਸੁਜਾਨ ਸਿੰਘ ਨਗਾਹੀਏ ਕੇ ਥੇਟੇ । ਕਾਲਾ ਸਿੰਘ ਕੇ ਪੋਤੇ ।... 
ਆਏ ਦੀਦਾਰ ਸਿੰਘ ਸਦਾ ਸਿੰਘ ਗਿਆਨ ਸਿੰਘ ਭਾਗ ਸਿੰਘ ਕੇ ਬੇਟੇ । 
ਭਾਗ ਸਿੰਘ ਬਖਤਾ ਸਿੰਘ ਕਾ ਥੇਟਾ, ਨਗਾਹੀਆ ਸਿੰਘ ਕਾ ਪੋਤਾ । 
ਦੀਦਾਰ ਸਿੰਘ ਸਦਾ ਸਿੰਘ ਗਿਆਨ ਸਿੰਘ ਭਾਗ ਸਿੰਘ ਕੇ ਬੇਟੇ ਆਏ । 
ਦੀਦਾਰ ਸਿੰਘ ਕਰਨਾਲ ਤੇ 1915 । 
ਲ (ਵਹੀ ਪੰਡਾ ਸ੍ਰੀ ਕੰਠ ਪਤਹ ਲਖਸ਼ਮੀ ਕਾਂਡ ਦਾ, ਕੁਰਕਛੇਤਰ) 
ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 93&ਟ 18 


ਪਾਠਕ-ਜਨ ਨੋਟ ਕਰਨ ਕਿ ਇਸ ਟੂਕ ਵਿਚ ਗਿਆਨੀ ਗਿਆਨ ਸਿੰਘ ਤੇ ਉਸ ਦੇ ਵੱਡੇ 
ਵਡੇਰਿਆਂ ਦਾ ਜ਼ਿਕਰ ਤਾਂ ਹੈ, ਪਰ ਭਾਈ ਮਨੀ ਸਿੰਘ ਦਾ ਨਾਂ ਕਿਧਰੇ ਨਹੀਂ ਆਉਂਦਾ! ਪਤਾ ਨਹੀਂ, 
ਗਿਆਨੀ ਜੀ ਨੇ ਭਾਈ ਮਨੀ ਸਿੰਘ ਨੂੰ ਕਿਵੇਂ ਅਪਣਾ ਲਿਆ? 
ਫੇਰ ਪੰਥ ਪ੍ਰਕਾਸ਼ ਦੀ ਪਹਿਲੀ ਛਾਪ ਵਿਚ ਗਿਆਨੀ ਸਿੰਘ ਜੀ ਇਉਂ' ਲਿਖਦੇ ਹਨ: 
ਮਨੀ ਸਿੰਘ ਭੀ ਦੋਇ ਭਏ ਹੈ' । ਬਹੁ ਨਿਰਨੇ ਕਰ ਜਾਨ ਲਏ ਹੈਂ । 
ਇਕ ਮਨੀ ਸਿੰਘ ਜਾਤ ਕਮੋਇ । ਸਾਕਣ ਮਨੀਕਰਣ ਭਾ ਸੋਇ । 32 । 
ਅੰਮ੍ਰਿਤਸਰ ਮੇਂ ਔਜ਼ ਲਾਹੌਰ । ਹੈ ਸੰਤਤਿ ਤਾਂਕੀ ਜੁਗ ਠੌਰ । 
ਵਸਤੀ ਰਾਮ ਢਾਬ ਕੇ ਤੀਰੇ । ਹਮ ਨਿਜ ਨੈਨਨ ਪਿਖੀ ਪਸੀਰੇ । 33 । 
ਦੂਸਰ ਭਯੋ ਮਨੀ ਸਿੰਘ ਜਾਟ । ਰਚੀ ਸਾਖੀਆਂ ਜਿਨ ਬਹੁ ਠਾਟ । 
ਰਾਖਯੋ ਸਿਦਕ ਕਟਾਯੋ ਅੰਗ । ਜਗ ਮੈਂ ਜਸ ਪਾ ਗਯੋ ਅਭੰਗ ।... 
ਜਬ ਗੁਰ ਦਸਮ ਮਾਲਵੈ ਗਏ । ਨਗਰ ਅਕੋਈ ਉਤਰਤ ਭਏ ।36 ।... 
ਨਿਜ ਪਿਤ ਬੀਕੇ ਕੇ ਸੰਗ ਆਯੋ । ਭਾਗ ਉਦੇ ਗੁਰ ਦਰਸ਼ਨ ਪਾਯੋ ।... 
ਔਰ ਭਗਤ ਥੇ ਚਾਰ ਜਾਹਿ ਕੇ । ਬੀਕਾ ਪਰਚਯੋ ਸੰਗ ਤਾਹਿ ਕੇ । 39 । 
(ਬਿਸਰਾਮ ਤ੍ਰਿਤਾਲੀਸਵੇ) 
ਛਿਬਰ ਜੀ ਨੇ ਕੰਬੋ ਨੂੰ ਪਰਦੇਸੀ ਸਿੱਖਾਂ ਵਿਚ ਗਿਣਿਆ ਹੈ ਤੇ ਉਸ ਨੂੰ ਹੀ ਇਹ ਸੂਚਨਾ ਲੈ ਕੇ 
ਗਿ: ਗਿਆਨ ਸਿੰਘ ਨੇ ਦੋ ਮਨੀ ਸਿੰਘ ਲਿਖ ਮਾਰੇ : ਇਕ ਕੰਬੋ ਤੇ ਦੂਜਾ ਦੁੱਲਟ । ਪਰ ਗਿਆਨੀ 
ਗਿਆਨ ਸਿੰਘ ਨੇ ਇਹ ਵੀ ਲਿਖਿਆ ਹੈ ਕਿ ਭਾਈ ਮਨੀ ਸਿੰਘ ਕੰਥੋ ਮਨੀਕਰਣ ਦੇ ਰਹਿਣ ਵਾਲੇ 
ਸਨ, ਤੇ ਮਨੀਕਰਣ ਇੱਕ ਤੀਰਥ ਹੈ ਤੇ ਉਹ ਇਹ ਵੀ ਸਾਖ ਭਰਦੇ ਹਨ ਕਿ ਅਸਾਂ ਉਨ੍ਹਾਂ ਦੀ ਸੰਤਾਨ 
ਔਖਾਂ ਦ੍ਰਾਰਾ ਦੇਖੀ, ਪਰ ਉਹ ਇਹਨਾਂ ਬਾਰੇ ਹੋਰ ਕੋਈ ਵੀ ਵੇਰਵਾ ਨਹੀਂ ਦੇਂਦੇ । ਸਾਨੂੰ ਅਜੇ ਤੌਕ ਇਸ 
ਦਿੱਤੀ ਟੋਹ ਅਨੁਸਾਰ ਕੋਈ ਥਹੁ ਪਤਾ ਇਸ ਮਨੀ ਸਿੰਘ ਕੰਬੋ ਦਾ ਨਹੀਂ ਲੱਗ ਸਕਿਆ । 
ਗਿਆਨੀ ਜੀ ਨੇ ਪਹਿਲੀ ਛਾਪ ਵਿਚ ਭਾਈ ਮਨੀ ਸਿੰਘ ਦੇ ਪਿਤਾ ਦਾ ਨਾਮ ਬੀਕਾ ਤੇ ਉਸ ਦੇ 
ਅੱਗੋਂ ਨਗਾਹੀਆ ਸਿੰਘ ਆਦਿ ਪੰਜ ਪੁਤੂ ਦੱਸੇ ਹਨ । ਤੇ ਇਹ ਸਾਫ਼ ਦੱਸਿਆ ਹੈ ਕਿ ਇਹ ਮੈਂ' ਡੂਮਾਂ 
ਤੇ ਸਾਂਹਸੀਆਂ ਪਾਸੋਂ ਸੁਣਿਆ ਹੈ ਤੇ ਦੂਸਰੀ ਛਾਪ ਵਿਚ ਸਿਰਧਾਂ ਦੇ ਬਿਆਨ ਤੇ ਲਿਖਤ ਦੇ ਆਧਾਰ 
ਤੇ ਬੀਕੇ ਦੀ ਜਗਾ ਕਾਲਾ ਤੇ ਨਗਾਹੀਆ ਸਿੰਘ ਦਾ ਇਕੋ ਭਰਾ ਭਾਈ ਮਨੀ ਸਿੰਘ ਦੱਸਿਆ ਹੈ । 
ਗਿਆਨੀ ਗਿਆਨ ਸਿੰਘ ਜੀ ਦਾ ਇਸ ਤਰ੍ਹਾਂ ਆਪਣੇ ਹੀ ਪਰਿਵਾਰ ਬਾਰੇ ਬਿਆਨ ਬਦਲਣਾ ਕੁਝ 
ਸ਼ੰਕਾ ਦੀ ਗੁੰਜਾਇਸ਼ ਪੈਦਾ ਕਰਦਾ ਹੈ ਤੇ ਉਨ੍ਹਾਂ ਦੀ ਬੰਸਾਵਲੀ ਦੀ ਉਪਰ ਦਿੱਤੀ ਟੂਕ ਵਿਚ ਭਾਈ ਮਨੀ 
ਸਿੰਘ ਦੀ ਅਣਹੋਂਦ ਵੀ ਇਸ ਗੱਲ ਨੂੰ ਗੁੰਝਲਮਈ ਬਣਾ ਦੇਂਦੀ ਹੈ । ਪੰਥ ਪ੍ਰਕਾਸ਼ ਦੀ ਦੂਜੀ ਐਡੀਸ਼ਨ 
ਵਿਚ ਉਨ੍ਹਾਂ ਭਾਈ ਮਨੀ ਸਿੰਘ ਕੰਬੋ ਦਾ ਜ਼ਿਕਰ ਹੀ ਨਹੀਂ ਕੀਤਾ ਤੇ ਸਾਰੀ ਸ਼ਹੀਦੀ ਕੰਬੋਵਾਲ ਦੇ ਭਾਈ 
ਮਨੀ ਸਿੰਘ ਦੁਲੱਟ ਦੀ ਦੱਸੀ ਹੈ ਤੇ ਇਹ ਵੀ ਦਾਅਵਾ ਕੀਤਾ ਹੈਂ ਕਿ ਇਹ ਭਾਈ ਮਨੀ ਸਿੰਘ ਉਨ੍ਹਾਂ ਦੇ 
ਵੱਡੇ ਵਡੇਰਿਆਂ ਵਿਚੋਂ ਹੋਏ ਹਨ । ਸਾਡੀ ਖੋਜ ਇਸ ਦੇ ਉਲਟ ਹੈ । ਗਿਆਨੀ ਗਿਆਨ ਸਿੰਘ ਜੀ ਦੇ 
'ਸਿੰਘ ਨਗਾਹੀਆ ਸਿੰਘ ਦਾ ਭਰਾ ਕਿਸ ਪੁਰਾਣੀ ਲਿਖਤ ਤੋਂ ਨਹੀਂ ਮਿਲਿਆ । 
ਭਾਈ ਮਨੀ ਸਿੰਘ ਮੁਲਤਾਨੀ ਭੱਟ-ਵਹੀਆਂ ਅਨੁਸਾਰ ਹਾੜ੍ਹ ਸੁਦੀ ਪੰਚਮੀ ਸੰਮਤ 1791ਬਿ: 
(24 ਜੂਨ, 1734 ਈ:) ਨੂੰ ਸ਼ਹੀਦ ਹੋ ਗਿਆ ਸੀ ਤੇ ਭੇਂਟ-ਵਹੀਆਂ ਦੀ ਹਾਂ ਵਿਚ ਹਾਂ ਕੋਇਰ ਸਿੰਘ 


18 ਸ਼ਬੀਦ[ਬ (ਲੀ ਆ 9 


ਕਰਤਾ ਗੁਰ ਬਿਲਾਸ ਪਾ. 10 ਵੀ ਮਿਲਾਂਦਾ ਹੈ । ਇਹ ਸ਼ਹੀਦੀ ਵਕਤ ਨਖਾਸ ਚੌਕ ਵਿਚ ਸੀ ਤੇ 
ਸ਼ਹੀਦੀਓ' ਪਹਿਲੇ ਜਿਸ ਬੰਦੀ ਖ਼ਾਨੇ ਵਿਚ ਭਾਈ ਮਨੀ ਸਿੰਘ ਆਦਿ ਬਾਕੀ ਦੇ ਸਾਰੇ ਸਿੱਖ ਬੰਦ ਸਨ, 
ਉਥੇ ਇਹ ਸਰਕਾਰ ਲਾਹੌਰ ਵਲੋਂ ਸਿਪਾਹੀ ਦੀ ਹੈਸੀਅਤ ਵਿਚ ਡਿਊਟੀ ਤੇ ਸੀ, ਤੇ ਇਹ ਆਪ ਰੋਜ਼ 
ਕਥਾ ਸੁਣਦਾ ਸੀ । 
ਭਾਈ ਮਨੀ ਸਿੰਘ 'ਦੁਲਂਟ', ਜਿਸ ਦਾ ਜ਼ਿਕਰ ਪਹਿਲ ਪੂਥਮੇਂ ਗਿਆਨੀ ਗਿਆਨ ਸਿੰਘ ਜੀ ਨੇ 
ਕੀਤਾ ਹੈ, ਇਹ ਮੁਲਤਾਨੀ ਤੋਂ ਸਵਾ ਚਾਰ ਸਾਲ ਪਿੱਛੋਂ ਸ਼ਹੀਦ ਹੋਏ ਇਨ੍ਹਾਂ ਦੱਸੇ ਹਨ, ਜੈਸਾ ਕਿ 
ਲਿਖਿਆ ਹੈ : 
1795 ਬਿ: ਨੂੰ ਸੌਂਚੇ ਸ਼ਹੀਦ ਸੌਚ ਖੰਡ ਵਿਚ ਜਾ ਵਸੇ । 
(ਤਵਾਰੀਖ਼ ਗੁਰੂ ਖਾਲਸਾ, ਛਾਪ ਪਹਿਲਾ, ਪੰਨਾ 436) 
ਇਸ ਕਾਰਨ ਗਿਆਨੀ ਗਿਆਨ ਸਿੰਘ ਦੀ ਖੋਜ ਸੰਦਿਗਧ (ਸ਼ੌਂਕੀ) ਰਹਿ ਜਾਂਦੀ ਹੈ । ਗਿਆਨੀ 
ਗਿਆਨ ਸਿੰਘ ਜੀ ਨੇ ਇਨ੍ਹਾਂ ਨੂੰ ਨਿਰਮਲੇ ਸਾਧੂ ਦੱਸਿਆ ਹੈ ਤੇ ਨਿਰਮਲੇ ਵੀ ਪੰਜਾਂ ਪਿਆਰਿਆਂ ਪਾਸੋਂ 
ਖੰਡੇ ਦਾ ਅੰਸ੍ਰਿਤ ਪਾਨ ਕਰਦੇ ਤੇ ਰਹਿਤ-ਬਹਿਤ ਰੱਖਦੇ ਹਨ । ਗਿਆਨੀ ਜੀ ਦੀ ਆਪਣੀ ਲਿਖਤ 
ਅਨੁਸਾਰ ਇਹ ਕੋਈ ਏਡਾ ਵੱਡਾ ਪ੍ਰਸਿੱਧ ਵਿਅਕਤੀ ਨਹੀਂ ਸੀ, ਜਿਵੇਂ ਕਿ ਹੇਠ ਲਿਖੇ ਉਦਾਹਰਣਾਂ ਤੇਂ 
ਸਪਸ਼ਟ ਹੈ : 


ਮਿਰਦੁਲ ਮਧਰ ਬੋਲ ਸਧੁਰ ਬਢਾਵਤੋ । 
ਨਿਰਮਲੇ ਉਦਾਸੀ ਤੈ ਸਨਿਆਸੀ ਸਿੱਖ ਸਹਿਜਧਾਰੀ, 
ਤੁਰਕਨ ਫਕੀਰਨ ਕੀ ਭੀਰ ਥਾ ਰਖਾਵਤੋ । 
ਆਪ ਭੀ ਲਿਬਾਸ ਸੂਫ਼ੀਆਨਾ ਫਕਰੈ ਸਮਾਨਾ ਰਖੈ, 
ਰਾਖਤੋਂ ਹਮੇਸ਼ ਵੇਸ਼ ਔਰਨ ਉਢਾਵਤੋਂ । 
ਲੰਗਰ ਚਲਾਵਤੋ ਛਕਾਵਤੋਂ ਸਭੀ ਕੋ ਸੋਊ, 
ਜੋਊ ਕਿਛ ਕੋਊ ਦਰਬਾਰ ਮੈਂ ਚਢਾਵਤੋ ।। 
(ਪੰਥ ਪ੍ਰਕਾਸ਼, ਛਾਪ ਦੂਸਰੀ ਅਮ੍ਰਿਤਸਰੀ, ਤ੍ਰਿਤਾਲੀਸਵੇ' ਬਿਸਰਾਮ) 
ਹਰਿ ਮੰਦਰ ਤੁਰਕੇ ਅੰਦਰ ਥਾ ਕੰਡੇ ਜਯੋਂ ਰੜਕਤ । 
ਕਹੇ ਰਾਜੀਅਨ ਕੇ ਬਹੁਵਾਰੀ ਕਢਨ ਹੋਤ ਭਏ ਭੜਕਤ । 
ਨਾਜਮ ਪਠੇ ਗਿਰਾਵਨ ਹਿਤ ਜਿਹ, ਸੋ ਜਬ ਈਹਾਂ ਐਹੈ' । 
ਮਨੀ ਸਿੰਘ ਜੀ ਲੈ ਸੰਤਨ ਕੋ ਮੰਦਰ ਅੰਦਰ ਬੈਹੈ' 1 
ਪੇਖ ਜਮਾਤ ਸਾਧੂਅਨ ਬੈਠੀ ਕਰਤ ਬੰਦਗੀ ਸਾਰੇ । 
ਬਾਤ ਗਿਆਨ ਕੀ ਮਨੀ ਸਿੰਘ ਤਥ ਮੀਠੀ ਐਸ ਉਚਾਰੇ । 
(ਪੰਥ ਪ੍ਰਕਾਸ਼, ਛਾਪ ਛੇਵੀਂ, ਨਿਵਾਸ ਸਤ੍ਰਹਵੇਂ) 
ਭਾਈ ਸਾਹਿਬ ਨੂੰ ਕੋਈ ਆਦਮੀ ਸਿੰਘ ਨਹੀਂ ਜਾਣਦਾ ਸੀ, ਕਯੋ' ਕਿ ਉਹ ਫਕੀਰੀ ਭੇਸ 
ਸਾਧੂਆਂ ਜੈਸਾ ਰੌਖਿਆ ਕਰਦੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥ, ਜੋ 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 28੬ 20 


ਹਿੰਦੂ-ਮੁਸਲਮਾਨ ਦੋਹਾਂ ਦੀਨਾਂ ਨੂੰ ਪਯਾਰੋ ਤੇ ਸੱਚੇ ਲੱਗਦੇ ਸੇ, ਸੁਣਾਉਂਦੇ ਰਹਿੰਦੇ । ਨਾਲੇ 
ਪੰਦਰਾਂ ਬੀਸ ਹਿੰਦੂ-ਮੁਸਲਮਾਨ ਫ਼ਕੀਰ ਆਪਣੇ ਪਾਸ ਟਿਕਾਈਂ ਰੈਂਖਦੇ ਤੇ ਸਤਿਸੰਗ ਦਾ 
ਪਰਚਾ ਬਣਾਈਂ ਰੱਖਦੇ ।... 
(ਤਵਾਰੀਖ ਗੁਰੂ ਖ਼ਾਲਸਾ, ਛਾਪ ਪਹਿਲੀ, ਪੰਨਾ 436) 
ਇਸ ਉਪਰੋਕਤ ਵਾਕਫੀ ਲਈ ਗਿਆਨੀ ਗਿਆਨ ਸਿੰਘ ਜੀ ਨੇ ਆਪਣਾ ਕੋਈ ਸ੍ਰੋਤ ਨਹੀਂ 
ਦਿੱਤਾ । ਭਾਈ ਕੋਇਰ ਸਿੰਘ ਦੀ ਸੂਚਨਾ ਇਸ ਨਾਲੋਂ ਕੁਝ ਅੱਡਰੀ ਹੈ । ਉਹ ਲਿਖਦੇ ਹਨ ਕਿ : 
ਬੰਦੀ ਖਾਨੇ ਮੈਂ ਬਰ ਸੋਹਾ । 
ਸੁਣੋ ਸਿਖ ਤੁਮ ਰਹਿਤ ਸਮੋਹਾ । 
ਸੁਰਮੇ ਬੀਚ ਬਸਤ੍ਰ ਰੰਗਾਵੈ । 
ਹੋਮ ਦੀਪ ਨਈਬੇਦ ਕਰਾਵੇ 1 
ਗੁਰ ਕੋ ਦਰਸ ਲਹੈ ਸਿੱਖ ਕੋਈ । 
ਇਹ ਬਿਧਿ ਕਾਨ ਸੁਨੀ ਮੈਂ ਹੋਈ । 201 । 
(ਕੋਇਰ ਸਿੰਘ, ਗੁਰ ਬਿਲਾਸ ਪਾਤਸ਼ਾਹੀ 10, ਪਤ੍ਹਾ 219) 
ਸੋ ਸਾਡੀ ਸਮਝ ਵਿਚ ਗਿਆਨੀ ਗਿਆਨ ਸਿੰਘ ਜੀ ਨੇ ਵੀ ਕਿਸੇ ਭੁਲੇਖੇ ਦੇ ਕਾਰਣ ਭਾਈ ਮਨੀ 
ਸਿੰਘ ਮੁਲਤਾਨੀ ਨੂੰ ਹੀ 'ਦੁਲੱਟ' ਬਣਾ ਲਿਆ ਹੈ, ਜਿਸ ਦਾ ਅਸਲ ਵਿਚ ਕੋਈ ਵਜੂਦ ਨਹੀਂ । 


ਭਾਈ ਮਨੀ ਸਿੰਘ ਕਾਨ੍ਹੇ ਕਾਫੀਆ 
ਭਾਈ ਮਨੀ ਸਿੰਘ ਨੂੰ ਕਾਨ੍ਹਾ-ਕਾਛਾ ਪ੍ਰਗਣਾ ਲਾਹੌਰ ਦਾ ਲਿਖਣ ਵਾਲਾ ਇੱਕੋ-ਇੱਕ ਭਾਈ ਵੀਰ 
ਸਿੰਘ 'ਸ਼ਲ` ਮਾਝੇ ਦੇ ਨਗਰ ਸਠਿਆਲੇ ਦਾ ਨਿਵਾਸੀ ਸੀ 1 ਇਸ ਨੇ ਸੰਮਤ 1988 ਬਿ: (1827 
ਈ:) ਨੂੰ ਮਹਾਚਾਜਾ ਨਰਿੰਦਰ ਸਿੰਘ ਪਟਲੇਸਵਰ ਦੇ ਅਹਿਦ ਵਿਚ 'ਸਿੰਘ ਸਾਗਰ” ਨਾਮ ਦੀ ਪੁਸਤਕ 
ਲਿਖੀ, ਜੋ ਮੋਤੀ ਬਾਗ, ਪਟਿਆਲਾ ਦੀ ਲਾਇਬ੍ਰੇਰੀ ਵਿਚ ਸੁਰੱਖਿਅਤ ਹੈ । ਇਹ ਇਉਂ ਲਿਖਦਾ ਹੈ: 
ਲੌ ਕੁਸ ਪੁਰ ਕੇ ਅੰਤੇ, ਕਾਨ੍ਹਾ ਕਾਛਾ ਗਿਰਾਉਂ । 
ਤਹਿ ਪੁਰ ਜਿਹ ਭੇਂਟ ਭਵ ਲਯੋ, ਮਨੀ ਸਿੰਘ ਤਿਹ ਨਾਉਂ । 57। 
(ਅਧਿਆਇ 11) 
ਕਾਨ੍ਹਾ ਤੇ ਕਾਛਾ ਕੋਲੋ-ਕੋਲੀ ਦੋ ਪ੍ਰਸਿੱਧ ਨਗਰ ਜ਼ਿਲਾ ਲਾਹੌਰ ਵਿਚ ਹਨ । ਭਾਈ ਵੀਰ ਸਿੰਘ 
“ਬਲ” ਦਾ ਕਥਨ ਕਿ ਭਾਈ ਮਨੀ ਸਿੰਘ ਨੇ ਇਥੇ ਜਨਮ ਲਿਆਂ, ਦਰੁਸਤ ਨਹੀਂ । ਅਸਲ ਗੱਲ ਇਹ 
ਹੈ ਕਿ ਮਨੀ ਸਿੰਘ ਮੁਲਤਾਨੀ ਦੇ ਦੂਸਰੇ ਤੇ ਤੀਸਰੇ ਪੁਤ੍ਰਾਂ (ਬਚਿਤਰ ਸਿੰਘ ਉਦੈ ਸਿੰਘ) ਦੀ ਬੰਸ ਕਾਛੇ 
ਪਿੰਡ ਤੇ ਮਰਲ ਭੈਣੀ ਆਦਿ ਨਗਰਾਂ ਵਿਚ ਆ ਕੇ ਆਬਾਦ ਹੋ ਗਈ ਸੀ!। ਰ੍ 
ਬਹਿਸ ਦਾ ਸਿੱਟਾ ਇਹ ਕਿ ਕਨ੍ਹੇ ਕਾਛੇ ਵਾਲਾ ਭਾਈ ਮਨੀ ਸਿੰਘ ਵੀ ਮਨੀ ਸਿੰਘ ਮੁਲਤਾਨੀ ਹੀ 
ਹੈ। ਖ਼ਾਨਦਾਨ ਦੇ ਇਸ ਇਲਾਕੇ ਵਿਚ ਆ ਕੇ ਵੱਸਣ ਦੇ ਕਾਰਣ ਇਹ ਭੁਲੇਖਾ ਤੁਰ ਪਇਆ । ਅਸਲ 
ਵਿਚ ਭਾਈ ਮਨੀ ਸਿੰਘ ਇਕੋ ਹੀ ਹੋਇਆ ਹੈ । 
1. ਇਸ ਸੰਬੰਧ ਵਿਚ ਵੱਖੋ ਵੱਖ ਪੰਡਿਆਂ ਤੇ ਭੁੱਟਾਂ ਤੋਂ ਜੋ ਵਾਕਫ਼ੀਅਤ ਸਾਨੂੰ ਪ੍ਰਾਪਤ ਹੋਈ ਹੈ, ਉਸ ਦਾ 
ਵੇਰਵਾ ਅਸਾਂ ਅੰਤਿਕਾ ਨੰਬਰ 1 ਵਿਚ ਦੇ ਦਿੱਤਾ ਹੈ । ਪਾਠਕ ਜਨ ਉਥੋਂ ਵਾਚਣ ਦੀ ਕ੍ਰਿਪਾਲਤਾ-ਕਰਨ । 
20 ਸ਼ਹੀਦ ਬਿਲਾਸ (ਭਾਈ ਮਗੀੰਜ੍ਰੰਥ21 


6 
ਭਾਈ ਮਨੀ ਸਿੰਘ ਮੁਲਤਾਨੀ ਦੇ ਵਡਿੱਕੇ ਕਿਸੇ ਸਮੇਂ ਖ਼ਾਨ ਦੇਸ਼ ਤੋਂ ਹਿਮਾਚਲ ਪ੍ਰਦੇਸ ਦੇ ਨਗਰ 
ਨਾਹਨ ਆ ਟਿਕੇ ਸਨ । ਜੀਂਦ ਦੇ ਪਰਗਣੇ ਤਲਉਢੇ ਦੇ ਭੇਂਟਾਂ ਦੀ ਵਹੀ ਵਿਚ, ਸੰਮਤ 1490 ਬਿ: 
(1433 ਈ:) ਦੀ ਯਾਦਦਾਸ਼ਤ ਵਿਚ, ਇਸ ਤਰ੍ਹਾਂ ਦਰਜ ਹੈ : 
ਰਾਟਾ ਬੇਟਾ ਮਾਲਾ ਕਾ, ਪੋਤਾ ਜਗਨਾ ਕਾ, ਪੜਪੋਤਾ ਬੀਂਝੇ ਕਾ ਚੰਦਰ ਬੰਸੀ ਭਾਰ੍ਹਾਜੀ” 
ਗੋੜ੍ਹਾ ਪੰਵਾਰ ਬੰਸ ਮੌਘ ਕਾ ਮੁਵਾਨੇ ਭੋਜਾਨੇ ਖਾਨ ਦੇਸ ਬਾਲੇ, ਬਾਸੀ ਨਾਰਨ ਪਰਗਨਾ ਸਿਰ 
ਮੋਰ । ਬਧਾਈ ਬੇਟਾ ਲਖਮਨ ਕੀ ਨਾਹਨ ਕੇ ਮਲਹਾਨ, ਏਕ ਘੋਰੋ ਦਾਨ ਕੀਆ ਫਲਗੁਨ 
ਬਦੀ ਇਕਾਦਸੀ ਸੰਬਤ 1490 ਕੋ, ਕੁਲ ਪਰੋਹਤ ਬਨਵਾਰੀ ਕੋ ਮਾਨਾ ।1। 
ਇਸੇ ਵਾਹੀ ਵਿਚ ਸੰਮਤ 1539 ਬਿ: (1492 ਈ:) ਦੀ ਵਧਾਈ ਵਿਚ ਭਾਈ ਮਨੀ ਸਿੰਘ ਦੀ 
ਬੰਸਾਵਲੀ ਨੂੰ ਕੁਝ ਪੁਸ਼ਤਾਂ ਹੋਰ ਹੇਠਾਂ ਲਿਆਂਦਾ ਗਿਆ ਹੈ । ਉਸ ਦੀ ਨਕਲ ਅਸੀਂ' ਹੇਠ ਦੇਂਦੇ ਹਾਂ: 
ਜੌਲਾ ਬੇਟਾ ਲਖਮਨ ਕਾ, ਪੋਤਾ ਰਾਦਾ ਕਾ, ਪੜਪੋਤਾ ਮਾਲਾ ਕਾ, ਚੰਦਰ ਬੰਸੀ... 
ਬਾਸੀ ਨਾਹਨ ਪਰਗਨਾ ਸਿਰ ਮੌਰ, ਮਿਤੀ ਅਸਾਢ ਸੁਦੀ ਪੰਚਮੀ ਸੰਬਤ 1539, ਬਧਾਈ 
ਬੇਟਾ ਹਾਫਾ ਕੀ, ਏਕ ਘੋਰੋ ਦਾਨ ਕੀਆ, ਧਰਮ ਭੂਮੀ ਕੁਰਫੇਤ੍ਰ ਕੇ ਮਲਹਾਨ ਕੁਲ ਪੁਰੋਹਤ 
ਹਰਿ ਜੀ ਕੋ ਮਾਨਾ 1।੨।। 
ਸੰਮਤ 1582 ਬਿ: (1525 ਈ:) ਦੀ ਵਧਾਈ ਅਨੁਸਾਰ ਬੀਂਝੇ ਦਾ ਖ਼ਾਨਦਾਨ ਨਾਹਨ ਵਿਚ ਹੀ 
ਵੱਸਦਾ ਸੀ : 
ਬਧਾਈ ਲੀ ਰਾਊ ਕੀ, ਬੇਟਾ ਚਾਹੜ ਕਾ ਪੋਤਾ ਹਾਫਾ ਕਾ, ਪੜਪੌਤਾ ਜੱਲਾ ਕਾ ਚੰਦਰ ਸ਼ੰਸੀ 
ਮੁਵਾਨੇ ਭੋਜਾਨੇ ਬੰਸ ਬੀਂਝੇ ਕਾ ਮਿਤੀ ਅਸਾਢ ਬਦੀ ਇਕਾਦਸੀ ਸੰਬਤ 1582 ਨਾਹਨ ਕੇ 
ਮਲਹਾਨ ਦੇਸ ਸਿਰਮੌਰ ਮੇਂ ਏਕ ਘੋਰੋ ਦਾਨ ਕੀਆ, ਕੁਲ ਪਰੋਹਤ ਨਰਸੀ ਕੋ ਮਾਨਾ 131 
ਰਾਊ ਦੇ ਪੁਤ੍ਰ ਮੂਲੇ ਦੀ ਵਧਾਈ ਵਿਚ, ਜ਼ੋਂ ਸੰਮਤ 1600 ਬਿ: (1543 ਈ.) ਨੂੰ ਹੋਈ, ਇਸ 
ਪਰਵਾਰ ਦਾ ਪਰਗਨਾ ਮੁਲਤਾਨ ਦੇ ਪਿੰਡ ਅਲੀਪੁਰ ਵਿਚ ਜਾ ਵੱਸਣ ਦਾ ਪਤਾ ਚੱਲਦਾ ਹੈ : 
ਬਧਾਈ ਲੀ ਮੂਲੇ ਕੀ, ਬੇਟਾ ਰਾਊ ਕਾ ਪੋਤਾ ਚਾਹੜ ਕਾ, ਪੜਪੋਤਾ ਹਾਫਾ ਕਾ...ਪੰਵਾਰ ਬੰਸ 
ਬੀਂਝੇ ਕਾ ਬੰਝਰਉਤ ਰਦਉਤ ਜਲਹਾਨਾ, ਮਿਤੀ ਸਾਵਨ ਬਦੀ ਦੂਜ ਸੰਬਤ 1600 ਕੋ ਅਲੀਪੁਰ ਕੇ 
ਮੁਲਹਾਨ ਪਰਗਨਾ ਮੁਲਤਾਨ ਏਕ ਊਂਟ ਏਕ ਘੋਰੋ ਦਾਨ ਕੀਆ, ਕੁਲ ਪੁਰੋਹਤ ਦਰੀਆ ਕੋ ਮਾਨਾ ।4। 
ਇਸ ਤਰ੍ਹਾਂ ਖ਼ਾਨ ਦੇਸ ਤੋਂ ਉੱਠ ਕੇ ਨਾਹਨ ਵਿਚ ਵੱਸਣ ਵਾਲਾ ਇਹ ਖ਼ਾਨਦਾਨ ਸੰਮਤ 1582 
ਬਿ:1525 ਈ:) ਤੋਂ ਲੈ ਕੇ ਸੰਮਤ 1600 ਬਿ: (1543 ਈ.) ਦੇ ਅੰਦਰ ਅੰਦਰ ਅਲੀਪੁਰ ਜਾ 
ਵਸਿਆ ਸੀ । ਇਨ੍ਹਾਂ ਵਧਾਈਆਂ ਤੋਂ ਇਲਾਵਾ ਭੌਂਟਾਂ ਦੇ ਕਹੇ ਆਪਣੇ ਦੋਹੇ ਹਨ, ਜੋ ਖਾਸ ਅਹਿਮੀਅਤ 
ਚੱਖਦੇ ਹਨ । ਇਨ੍ਹਾਂ ਵਿਚੋਂ ਭੇਂਟ ਭਿੱਖੇ ਦੇ ਭਰਾ ਭੱਟ ਚੋਖੇ ਦੇ ਚਾਰ ਦੋਹੇ, ਜੋ ਉਸ ਨੇ ਸੰਮਤ 1686 
ਬਿ: ਤੇ 1692 ਬਿ: (1628 ਈ :1635ਈ:) ਵਿਚ ਰਚੇ, ਉਨ੍ਹਾਂ ਦੀ ਨਕਲ ਹੇਠ ਦਿੱਤੀ ਜਾਂਦੀ ਹੈ : 


5. _ਗੋਤਮੋ ਅਤ੍ਰਿ ਭਾਰਦਵਾਜ ਜਮਦਗਨਿਸਤੁ ਕਸਪਾਇ । 
ਬਿਸਵਾਮਿਤ੍ਰੋ ਵਸਿਸ਼ਟਾਸਚ ਮਹਾਂ ਪੁਨ ਪੁਨਿਆ ਅਚੁੰਧਿਤ । (ਭੱਟ ਵਹੀ ਤਲਉਡਾ) 
ਪ੍ਰਾਚੀਨ ਗੋਤੁ-ਮਰਯਾਦਾ ਇਨ੍ਹਾਂ ਸੱਤਾਂ ਵਿਅਕਤੀਆਂ ਤੋਂ ਚਲੀ । ਜਿਹੜੇ ਵਿਦਿਆਰਥੀ ਇਨ੍ਹਾਂ ਪਾਸ ਪੜ੍ਹਦੇ 
ਸਨ, ਉਨ੍ਹਾਂ ਦੇ ਗੋੜਹ ਇਨ੍ਹਾਂ ਹੀ ਦੇ ਨਾਮਾਂ ਤੋਂ ਪੂਸਿੱਧ ਹੋ ਗਏ । 
ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 21 
੍ 232੦ 22 


22 


ਖੰਛੋ ਖੰਡ ਪਛੋੜੀਏ ਧਰਤੀ ਤੇ ਅਸਮਾਨ । 
ਚੰਦਰ ਬੰਸੀ ਰਾਊ, ਰਾਊ ਦਾ ਪੌਤਾ ਬਲੂ, ਤੈਨੇ ਜਾਨੇ ਸਕਲ ਜਹਾਨ । 
ਕਲਿਜੁਗ ਮੇਂ ਠਕੁਰਾਈ ਪਾਈ, ਤੁਮ ਬਡੋ ਸਮ ਪਾਇਆ ਸਨਮਾਨ । 
ਤੇਰੇ ਨਾਮ ਥੀਂ ਚੁਗੱਤਾ ਕਾਂਪੇ, ਕਾਂਪੇ ਕਾਬਲ ਹਿੰਦੋਸਤਾਨ । 
ਤੁਮ ਗੌਰੀ ਸੈ ਭਾਗ ਸਿਆਨਾ, ਰੰਗ ਮਹਿਲ ਮੇਂ ਮੌਜਾਂ ਮਾਨ । 
ਬਿੱਕਰਮ ਭੋਜ ਸਮ ਕੀਆਂ ਤਉ ਸਾਕਾ, ਵਾਂਗ ਭਰਥਰੀ ਜੋਗ ਕਮਾਇਆ ਆਨ । 
ਦਾਨ ਦੀਆ ਤਉ ਦਾਦੇ ਜਗ ਦੇਵ ਪੰਵਾਰ ਜੈਸਾ, ਉਦੇ ਦੀਪ ਸਮ ਪਾਇਆ ਗਿਆਨ । 
ਜਸ ਗਾਊ ਤਉ ਬੇਟੇ ਮਾਈ ਦਾਸ ਕਾ, ਉਜਲ ਦੀਯੋ ਕਰਹਿ ਕਾਂ ਦਾਨ । 
ਜਸ ਜੋੜ ਚੋਖਾ ਭੱਟ ਗਾਵੈ, 
ਸਾਲ ਸੋਲਾ ਸੈ ਸਿਆਸੀਆ ਚੱਕ ਗੁਰੂ ਕੇ ਆ ਮਲਹਾਨ 11। 
ਜੁਗ ਛੱਤੀ ਤਉ ਆਪੈ ਛਨੈ ਆਪੈ ਛੌਤੈ, ਆਪੈ ਸਰਿਸ਼ਟ ਉਪਾਇਆ । 
ਰਾਵਨ ਕੰਸ ਉਪਾਏ ਆਸੈ, ਆਧੈ ਮਾਰ ਖਪਾਇਆ । 
ਬੱਲੂ ਤੂੰ ਭਾਰਤ ਤੋਲੇ ਭੀਮ ਯੂੰ ਤਉ ਜਾਨੇ ਸ਼ਾਹ ਚੁਗੱਤਾ, 
ਬੋਲ ਤੇਰੀ ਕੋ ਗੁਰੂ ਬਧਾਇਆ । 
ਧਾਂਕ ਤੇਰੀ ਦਿੱਲੀ ਲਗ ਬੱਲੂ, ਤੇਰਾ ਜੋਰ ਸਵਾਇਆ । 
ਗੋਲੂ ਮੋਹਨਾ ਬੰਦ ਛੁਡਾਈ, ਲਹਿਨੇ ਕਿਆ ਕਾ ਮਾਨ ਗਵਾਇਆ । 
ਚਢਿਆ ਗੁਰੂ ਪੈ ਜਬੈ ਚੁਗੱਤਾ, ਮਾਰ ਸਾਂਗ ਤਉ ਮੂੰਡ ਭਵਾਇਆ । 
ਮਾਡਨ ਬੈਟਾ ਸੂਖਾ ਭੂਰਾ, ਗੈਲੋਂ ਤੁਧੈ ਸੀ ਖੜਗ ਉਠਾਇਆ । 
ਖੜੀ ਪੁਕਾਰੇ ਸੇਂਧਾ ਰਾਂਗੜੀ, ਥੇਂਲੂ ਤਉ ਮੇਰਾ ਸਿਰ ਮੌੜ, 


ਚੰਦ ਬੰਸੀ ਭਾਰਦ੍ਹਾਜੀ ਗੋਤ੍ਰੋ ਪੰਵਾਰ ਖਾਨ ਦੇਸ ਵਾਲੇ : 


(1) ਮਘ.... 
&) ਭੋਜ ਮਘ ਕਾ, ਧਰਮ ਰਾਜ ਮਘ ਕਾ... 
(3) ਜੈਸੀ ਭੋਜ ਕਾ, ਅਭੈ ਚੰਦ ਭੋਜ ਕਾ, ਭੀਮ ਸੈਨ ਭੋਜ ਕਾ, ਉਂਦੈ ਦੱਤ ਭੋਜ ਕਾ... 
(4) ਸਪਤ ਮੁਕਟ ਜੈਸੀ ਕਾਂ, ਸਪਤ ਦੀਪ ਜੈਸੀ ਕਾ, ਨਰਬੁਦ ਜੈਸੀ ਕਾ, ਰਤਨ ਪਾਲ ਜੈਸੀ ਕਾ 
(5) ਚਤੁਰ ਮੁਕਟ ਸਪਤ ਮੁਕਟ ਕਾ, ਸ੍ਰੀ ਚੰਡ ਮੁਕਟ ਸਪਤ ਮੁਕਟ ਕਾ, ਇੰਦੂ ਸੈਨ ਸਪਤ ਮੁਕਟ ਕਾ, 
ਸਹਿੰਦੂ ਸੈਨ ਸਪਤ ਮੁਕਟ ਕਾ, ਸਾਂਡਲ ਸਪਤ ਮੁਕਟ ਕਾ... 
(6) ਉਦੇ ਦੀਪ ਚਤੁਰ ਮੁਕਟ ਕਾ, ਭਾਨ ਪ੍ਰਕਾਸ਼ ਚਤੁਰ ਮੁਕਟ ਕਾ, ਰਤਨ ਜੋਤ ਚਤੁਰ ਮੁਕਟ ਕਾ... 
67) ਜਗ ਦੇਵ ਉਦੈ ਦੀਪ ਕਾ, ਰਨ ਧੌਲ ਉਦੈ ਦੀਪ ਕਾ, ਸਿੰਹ ਧੌਨ ਉਦੇ ਦੀਪ ਕਾ ਕਰਮਟ ਉਦੇ ਦੀਪ 
ਕਾਂ... 
(8) ਉਧਾਰ ਰਨ ਮੋਲ ਕਾ, ਜੈਸਨ ਰਨ ਧੌਲ ਕਾ, ਕੀਰਤੀਆ ਰਨ ਪੌਲ ਕਾ, ਮਹਾਂ ਦੇਵ ਰਨ ਧੌਲ ਕਾ 
(9) ਅੰਬੀਆ ਉਧਾਰ ਕਾ, ਸ਼ਿਵ ਚਰਨ ਉਧਾਰ ਕਾ, ਰਾਮਸੀ ਉਧਾਰ ਕਾ, ਕੁਲਦੇਵ ਉਧਾਰ ਕਾ... 
(10) ਲੋਈਆ ਅੰਬੀਆ ਕਾ, ਮਾਡਨ ਅੰਬੀਆ ਕਾ, ਕਰਮ ਸੀ ਅੰਬੀਆ ਕਾ ਅਸਿਧੀਰ ਅੰਬੀਆ ਕਾ... 
(11) ਗੋਰਾ ਲੋਈਆ ਕਾ, ਬੀਂਝਾ ਲੋਈਆ ਕਾ, ਛਾਹਾ ਲੋਈਆ ਕਾ, ਬੀਸਲ ਲੋਈਆ ਕਾ, ਆਂਬਾ ਲੋਈਆ 
ਕਾ, ਲੁਨਸੀ ਲੋਈਆ ਕਾ, ਸ਼ਾਂਕੜ ਲੋਈਆ ਕਾ, ਝਰਮਲ ਲੋਈਆ ਕਾ, ਲੋਕਾ ਲੋਈਆ ਕਾ, ਨੀਬਾ 
ਲੋਈਆ ਕਾ, ਕੂੜਾ ਲੋਈਆ ਕਾ, ਬਾਨੀ ਲੋਈਆ ਕਾ, ਤ੍ਰਿਖਾਨੀ ਲੋਈਆ ਕਾ... 
(ਭੱਟ ਵਹੀ ਤਲਉਡਾ, ਪਰਗਨਾ ਜੀਂਦ) 
ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


232੦ 23 


ਸਾਮੇ ਜੂਝਾ ਜਸ ਜਗ ਮੇਂ ਪਾਇਆ । 
ਦਾਦੂ ਜੱਲਾ ਮੁਰਤਜਾ ਖਾਨ ਮਾਰੇ, ਮੂਲੇ ਕਿਆਂ ਕਾ ਭਾਗ ਸਵਾਇਆ । 
ਸੁਪੂਤ ਬੇਟਾ ਤਉ ਗਾਊਂ' ਮਾਈ ਦਾਸ, ਚੋਖੇ ਭਟ ਜਸ ਜੋੜ ਸੁਨਾਇਆ । 


ਸੋਲਾਂ ਸੈ ਇਕਾਨਮੇਂ ਬੌਲੂ' ਜੂਝਿਆ, ਬੈਸਾਖ ਬਾਨਮੇਂ ਮੇਂ ਜਸ ਗਾਇਆ ।2। 


ਮਾਈ ਦਾਸ ਸ਼ਾਹ ਜਹਾਨ ਕੋ ਮਿਲਿਆ, ਵੇਖੇ ਹਿੰਦੂ ਮੁਸਲਮਾਨ । 
ਮਾਈ ਦਾਸ ਤੇਰੇ ਤੰਬੂ ਗੈਨ ਮਹਿ ਝੂਲੇਂ, ਡਿਉਢੀ ਬਾਹਰ ਖੜੇ ਦਰਥਾਨ । 


ਅਗੇ ਡੰਡਾ ਡੰਡਾਰਸ ਖੋਲੇ, ਉਮਰੇ ਮਾਰ ਪਿਫ਼ਾਂਹ ਕੌ ਪੇਲੇ, ਛੜੀਆਂ ਚੋਟ ਕਰੇ ਸੁਲਤਾਨ 


ਪਾਂਚ ਰੋਜ਼ ਮੈਂ ਦਫਤਰ ਆਇਆ, 
ਮੂਲੇ ਕਿਆ ਕਾ ਭਾਗ ਸਬਾਇਆ ਰਖਿਆ ਬੀਂਤੇ ਕਾ ਸੁਲਤਾਨ । 


ਧੰਨ ਮਾਈ ਦਾਸ ਧਰਮ ਕੀ ਧਰਮ ਸਾਲ ਬੰਧਾਈ, ਤੇਰਾ ਲੰਗਰ ਆਬਾਦਾਨ । 


ਤੇਰੀ ਮਦਦ ਗੁਰੂ ਚੈਂਕ ਵਾਲਾ, ਦੀਆ ਦਾਨ ਲੱਖ ਦਾਨ । 

ਜੌਸ ਜੋੜ ਚੋਖਾ ਭੱਟ ਗਾਵੈ, 

ਸਾਲ ਸੋਲਾ ਸੈ ਬਾਨਮੈਂ ਕਰਤਾਰਪੁਰ” ਕੇ ਆ ਮਲਹਾਨ ।31। 
ਪਿ੍‌ਿਥਮੇਂ ਸਿਮਰੂੰ ਓਸ ਕੋ, ਜਿਨ ਇਹ ਸਿਸ਼੍ਟ ਰਚਾਈ । 

ਨੇਤ ਨੇਤ ਤਉ ਬੇਦ ਕਥਤ ਹੈ, ਇਹ ਈਸ਼ਰ ਬੁੱਧ ਬਤਾਈ । 
ਬ੍ਰਹਮਾ ਬਿਸ਼ਨ ਮਹੇਸ਼ ਈ, ਬ਼ਾਕਸ਼ਾਨੀ ਹੋਇ ਸਹਾਈ । 

ਲੱਖ ਅਗਾਸਾਂ ਪਤਾਲ ਲੱਖ, ਬਾਬੇ ਨਾਨਕ ਕਿਹਾ ਅਲਾਈ । 
ਅੰਗਦ-ਅਮਰ ਗੁਰ ਰਾਮਦਾਸ, ਅਰਜਨ ਗੋਬਿੰਦ ਤੈ' ਸ਼ਰਨਾਈ । 
ਪੈਲੀ ਤ੍ਰਿਯਾ ਧਰਤਰੀ, ਇੰਦਰ ਦਰ ਘੋਰ ਰਸਨ ਕੋ ਆਈ । 
ਦੂਜੀ ਤ੍ਰਿਯਾ ਰੈਨ ਈ, ਦੁਨੀਆ ਬਹੁ ਬਿਸਰਾਮ ਈ ਪਾਈ । 
ਤੀਜੀ ਤ੍ਰਿਯਾ ਪਵਨ ਈ, ਖਿਨ ਆਵੇ ਖਿਨ ਚਲੇ ਸਬਾਈ । 
ਚੌਥੀ ਤ੍ਰਿਯਾ ਮੌਤ ਈ, ਜਿਹ ਦੁਨੀਆ ਬਹੁਤ ਖਪਾਈ । 

ਪਾਂਚਮ ਤ੍ਰਿਯਾ ਕੋਤਾ” ਮਾਤਾ, ਪਾਂਚ ਫਲ ਮਹਾਦੇਵ ਸੇ ਲਿਆਈ । 
ਛਟੈ ਤ੍ਰਿਯਾ ਦੁਰਗਾ ਗਿਆਨ ਈ, ਜਿਹ ਧਉਲਾ ਗੱਢ ਬਿਆਈ । 
ਆਠਮ ਤ੍ਰਿਯਾ ਕਲਮ ਈ, ਜਿਸੇ ਦੁਨੀਆ ਨਿਮੈਂ' ਸਬਾਈ । 
ਨਾਮੀ ਤ੍ਰਿਯਾ ਗੰਗਾ ਮਾਤਾ, ਜਿਹ ਤੇ ਹਿੰਦੂ ਨੇ ਗਤ ਪਾਈ । 
ਦਸਮੀਂ ਤ੍ਰਿਯਾ ਮਾਇਆ ਰਾਨੀ, ਜਿਹ ਦੁਨੀਆ ਬਹੁਤ ਭਰਮਾਈ । 
ਗਿਆਰਵੀਂ ਤ੍ਰਿਯਾ ਮਲੂਕੀ ਬਾਈ, ਧੀ ਬੱਲੂ ਪੰਵਾਰ ਕੀ ਜਾਈ । 
ਥੀ ਪੇਤੀ ਮੂਲੇ ਬੰਝਰਉਤ ਕੀ, ਗੈਲੋਂ ਸੁਖੇ ਮਾਂਡਨ ਬੇਟੇ ਬਿਆਈ । 
ਮਾਈ ਦਾਸ ਮਲੂਕਾ ਚੁੜੀ, ਰੂਪੀਆ ਜੈਮਲ ਬੀਰੀਆ ਨੇਤਾਈ । 
ਸਾਹੂ ਸੁੰਦਰ ਮਾਧੋ ਰਈਆ, ਸੁਹੇਲਾ ਗਾਇ ਬਾਰਾਂ ਤੇਰੇ ਭਾਈ । 


1 ਨ ਵੇਸਖ ਸੰਮਤ 1691 ਸਿ: ਨੂੰ ਬੱਲ ਸ਼੍ਰੀ ਅੰਮ੍ਰਿਤਸਰ ਸ਼ਹੀਦ ਹੋਇਆ ਸੀ । 
2. ਕਰਤਾਰਪੁਰ, ਜ਼ਿਲਾ ਜਲੰਧਰ । 

3. ਕੁੰਤੀ (ਪਾਂਡਵਾਂ ਦੀ ਮਾਂ) 

ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


23 
232੦ 24 


ਸੁਯੂਤ ਭਤੀਜਾ ਗਾਂਊ ਤਉ ਨਠੀਆ, ਚਾਰ ਕੁੰਟ ਜਿਹ ਮਿਲੀ ਬਡਿਆਈ । 
ਮਲ੍ਹਕੀ ਮਿਲੀ ਅਕਬਰ ਬਾਦਸ਼ਾਹ ਕੋ, ਜਿਹ ਬੇਟੀ ਕਹਿ ਬਿਠਲਾਈ । 
ਧੜਾ ਪੰਸੇਰੀ ਕਾਠ ਕੋਰੜਾ, ਸੋਲਾਂ ਜਤੀਆਂ ਮੇਂ ਸਨਮਾਨ ਕਰਾਈ । 
ਤਾਂਬਾ ਪੱਤਰ ਉਪ ਤਹਿ, ਬਾਦਸ਼ਾਹ ਸੇ ਸੁਗੰਧ ਲਿਖਾਈ । 
ਨਿਸ਼ਾਨ ਨਗਾਰਾ ਸੋਲਾਂ ਜਾਤ ਮੇਂ, ਮਲੂਕੀ ਰਾਂਗੜੀ ਲਿਆਈ । 
ਅਨਾਰੀਆ ਲਾਬੇ ਮਲੂਕੀ ਬਾਈ, ਜਸ ਤ੍ਰੈਲੋਕੀ ਛਾਈ । 
ਕੀ ਬਧਾਈ ਬੇਟੇ ਮਖਨੈਂ!ਸ਼ਿਆਇ ਕੀ, ਬੰਸ ਲਾਖਨ ਕੀ ਬੇਲ ਬਧਾਈ । 
ਮਾਲਾਂ ਮੁਹਰੈਂ ਸਾਤ ਸਤ ਕੀ, ਪਾਂਚ ਜੋੜੀ ਭੱਟੋਂ ਕੋ ਪਹਿਨਾਈ । 
ਕਰੀ ਕੜਾਹੀ ਗੁਰੂ ਕੀ, ਮਾਡਨ ਕਿਆਂ ਕਾ ਭਾਗ ਸਬਾਈ । 
ਜੱਸ ਜੋੜ ਚੋਖਾ ਭੇਂਟ ਗਾਵੇ, ਸਾਲ ਸੋਲਾਂ ਸੈ ਬਾਨਮੈਂ ਆਈ ।4। 
(ਛੱਟ ਵਹੀ ਕਰਸਿੰਧੂ, ਪਰਗਨਾ ਸਫ਼ੀਦੋਂ) 
ਇਨ੍ਹਾਂ ਦੋਹਿਆਂ ਨਾਲ ਅਸੀਂ ਭਾਈ ਮਨੀ ਸਿੰਘ ਦੇ ਪਿਤਾ ਭਾਈ ਮਾਈ ਦਾਸ ਤੱਕ ਪੁੰਜ ਜਾਂਦੇ - 
ਹਨ । ਇਹ ਵੀ ਪਤਾ ਲੌਂਗਦਾ ਹੈ ਕਿ ਭਾਈ ਮਨੀ ਸਿੰਘ ਦੀ ਭੂਆ ਅਕਬਰ ਬਾਦਸ਼ਾਹ ਨੂੰ ਮਿਲੀ ਸੀ, 
ਤੇ ਉਨ੍ਹਾਂ ਦਾ ਪਿਤਾ ਸ਼ਾਹ ਜਹਾਨ ਨੂੰ । 
ਭਾਈ ਮਨੀ ਸਿੰਘ ਬਾਰੇ ਪਹਿਲਾ ਹਵਾਲਾ ਸੰਮਤ 1701 ਬਿ: (1644 ਈ:) ਨੂੰ ਗੁਰੂ ਗ੍ਰੰਥ 
ਸਾਹਿੰਬ ਵਾਲੇ ਭੱਟ ਕੀਰਤ ਦੇ ਪੁਤਰ ਬੋਹਥ ਨੇ ਇਸ ਤਰ੍ਹਾਂ ਦਿੱਤਾ ਹੈ : 
ਬਧਾਈ ਲੀ ਮਨੀ ਰਾਮ ਕੀ, ਬੇਟਾ ਮਾਈ ਦਾਸ ਕਾ, ਪੋਤਾ ਬੌਲੂ ਕਾ, ਪੜਪੋਤਾ ਮੂਲੇ ਕਾ... 
ਸੰਬਤ 1701 ਬਰਥੈ ਮਾਹ ਚੇਤਰ ਸੁਦੀ ਦੁਆਦਸੀ ਚਵੀ ਵਾਰ ਸ਼ੁਭ ਵਾਰ ਸ਼ੁਭ ਘੜੀ 
ਜਨਮ ਹੂਆ, ਕੁਲ ਪ੍ਰੋਹਤ ਬੋਹਥ ਭੱਟ ਕੋ ਮਾਨਾ, ਗੁਰੂ ਕੀ ਕੜਾਹੀ ਕੀ । 
(ਮੁਲਤਾਨੀ-ਸਿੰਧੀ ਵਹੀ) 
ਇਸ ਤਰ੍ਹਾਂ ਭਾਈ ਸਾਹਿਬ ਦਾ ਜਨਮ ਚੰਦੂ ਬੰਸੀ ਝਾਰਦ੍ਰਾਜੀ ਪੰਵਾਰ ਗੋਤ ਦੇ ਰਾਜਪੂਤ” ਭਾਈ 
ਮਾਈ ਦਾਸ ਦੇ ਘਰ 13 ਚੇਤ੍ਹ ਸੁਦੀ ਦੁਆਦਸੀ ਐਤਵਾਰ ਸੰਮਤ 1771 ਬਿ: (10 ਮਾਰਚ 1644 
ਈ:) ਨੂੰ ਮਾਤਾ ਮਧਰੀ ਬਾਈ ਦੇ ਉਦਰ ਤੋਂ ਪਿੰਡ ਅਲੀਪੁਰ ਉੱਤਰੀ” ਵਿਚ ਹੋਇਆ, ਜਿਹੜਾ ਅੱਜ 
ਕੱਲ੍ਹ ਤਹਿਸੀਲ ਤੇ ਜ਼ਿਲਾ ਮੁਜ਼ੌਫਰ ਗੜ੍ਹ (ਪਛਮੀ ਪੰਜਾਬ, ਪਾਕਿਸਤਾਨ) ਵਿਚ ਹੈ । 


1. , ਇਹ ਮੌਖਣ ਦੂਸਚਾ ਹੈ, ਪੇਲੀਆ ਨਹੀਂ। 
2. ਰਾਜਪੂਤ ਸ਼ਬਦ ਪਹਿਲ ਪ੍ਰਿਥਮੋਂ ਉਨ੍ਹਾਂ ਛੌਤ੍ਰੀਆਂ ਲੌਂਗਾ ਜੇੜ੍ਹੇ ਰਾਜਾ ਜਨਮੇਜੇ ਦੇ ਤੀਸਰੇ ਪੁਤ੍ਹ ਅਜੈ ਸਿੰਘ 
ਨਾਲ ਮਿਲ ਗਏ, ਤੇ ਰੋਟੀ ਬੇਟੀ ਦੀ ਸਾਂਝ ਕਰ ਲਈ : 

ਸੁਤ ਅਉਰਨ ਕੇ ਉਹ ਠਾੰ ਜੋ ਅਹੇ । ਉਹ ਛੱਤ੍ਰੀ ਜਾਤ ਅਨੇਕ ਭਏ । 

ਨਿਰਪ ਕੈ ਸੰਗ ਜੋ ਮਿਲ ਜਾਤ ਭਏ । ਨਰ ਸੋ ਰਾਜਪੂਤ ਕਹਾਤ ਭਏ । 18।308। 

ਤਿਨ ਜੀਤ ਬਿ੍‌ਜੈ ਕੋ ਰਾਉ ਚਢਿਯੋ । ਅਤਿ ਤੇਜ ਪੂਤਾਪ ਪ੍ਰਚੰਡ ਬਢਿਯੋ । 

ਜੋ ਆਨ ਮਿਲੋ ਆਰ ਸਾਕ ਦਏ । ਨਰ ਸੋ ਰਾਜਪੂਤ ਕਰਾਤ ਭਏ ।19। 3091... 

ਜਿਨ ਸਾਕ ਦਏ ਨਹਿ, ਰਾਰ ਬਢੀ । ਤਿਨ ਕੀ ਜੜ੍ਹ ਲੈ ਇਨ ਮੂਲ ਕਢੀ । 

ਦਲ ਤੇ ਬਲ ਤੇ ਧਨ ਟੂਟ ਗਏ । ਵਹਿ ਲਾਗਤ ਬਨਜ ਬਪਾਰ ਭਏ ।201 3101 

(ਰਿਆਨ ਪ੍ਰਬੋਧ ਪਾ: ੧੦, ਸ਼ੀ ਦਸਮ ਗ੍ਰੰਥ ਵਿਚੋਂ) 

24 ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


232੦ 25 


5. 

ਭਾਈ ਮਨੀ ਸਿੰਘ ਦਾ ਗੁਰੂ ਘਰ ਨਾਲ ਸਿੱਧਾ ਸੰਬੰਧ ਸੰਮਤ 1714 ਬਿ: (1657 ਈ:) ਵਿਚ 
ਪਿਆ । ਇਸ ਵੇਲੇ ਇਨ੍ਹਾਂ ਦੀ ਉਮਰ 13 ਸਾਲ ਦੀ ਸੀ । ਇਹ ਆਪਣੇ ਪਿਤਾ ਦੇ ਨਾਲ ਕੀਰਤ ਪੁਰ 
ਵਿਚ ਗੁਰੂ ਹਰਿ ਰਾਇ ਸਾਹਿਬ ਦੇ ਦਰਸ਼ਨ ਲਈ ਆਇਆ ਅਤੇ ਪੰਦਰਾਂ ਸਾਲਾਂ ਦੀ ਉਮਰ ਵਿਚ ਹਾੜ੍ਹ 
ਸੁਦੀ ਪੂਰਨਮਾਸ਼ੀ ਨੂੰ ਪਿੰਡ ਖੈਚਪੁਰ ਸਦਾਤ (ਜ਼ਿਲਾ ਮੁਜ਼ੌਫਰ ਗੜ੍ਹ) ਵਿਚ ਜਾਦੋ ਬੰਸੀ ਬੜ੍ਹਤੀਏ 
ਕਨਾਵਤਾਂ ਦੇ ਘਰ ਭਾਈ ਲਖੀ ਰਾਇ ਦੀ ਸੁਪੁਤ੍ਰੀ ਸੀਤੋ ਬਾਈ ਨਾਲ ਸ਼ਾਦੀ ਹੋਈ । 

ਭਾਈ ਮਨੀ ਸਿੰਘ ਦੀ ਅਹਿਮੀਅਤ ਦਾ ਏਥੋਂ ਹੀ ਪਤਾ ਲੱਗਦਾ ਹੈ ਕਿ ਸੌਂਤਵੇਂ ਪਾਤਸ਼ਾਹ ਦੇ 
ਜੋਤੀ ਜੋਤ ਸਮਾ ਜਾਣ ਤੋਂ ਬਾਅਦ ਆਪ ਔਂਠਵੇਂ ਸਤਿਗੁਰਾਂ ਦੀ ਹਜ਼ੂਰੀ ਵਿਚ ਰਹੇ । ਭਾਈ ਸੇਵਾ ਸਿੰਘ 
ਦੇ ਕਥਨ ਅਨੁਸਾਰ ਗੁਰੂ ਹਰਿ ਕ੍ਰਿਸ਼ਨ ਸਾਹਿਬ ਨਾਲ ਦਿੱਲੀ ਜਾਣ ਵਾਲੇ ਸਿੱਖਾਂ ਵਿਚ ਆਪ ਸ਼ਾਮਲ 
ਸਨ । ਰਾ 

ਗੁਰੂ ਹਰਿ ਕ੍ਰਿਸ਼ਨ ਸਾਹਿਬ ਦਾ ਦੇਹਾਂਤ 3 ਵੈਸਾਖ ਚੇਤਰ ਸੁਦੀ 14 ਸੰਮਤ 1721 ਬਿ: (30 


1. ਭਾਈ ਲੱਖੀ ਰਾਇ ਜੇਠ ਸੁਦੀ ਇਕਾਦਸ਼ੀ ਸੰਮਤ 1737 ਬਿ: (1680 ਈ) ਨੂੰ ਰਕਾਬ ਗੰਜ ਦਿੱਲੀ ਵਿਚ 
ਗੁਰ ਪੁਰੀ ਨਿਵਾਸ ਕਰ ਗਇਆ ਸੀ । ਇਸ ਸੰਬੰਧੀ ਭੱਟ ਕੋਸੋ ਦੇ ਕਹੇ ਦੋਹੇ ਮਿਲਦੇ ਹਨ, ਜਿਨ੍ਹਾਂ ਦੀ 
ਨਕਲ ਹੇਠ ਦਿੱਤੀ ਜਾਂਦੀ ਹੈ : 

ਚਲਾ ਚਲਾਈ ਹੋ ਰਹੀ, ਗਵ ਗਢ ਉਖਰੇ ਮੇਖ । 

ਲੱਖੀ ਨਗਾਹੀਆ ਲੈ ਚਲੇ, ਤੂੰ ਖਰਾ ਤਮਾਸਾ ਬੇਖ ।1। 

ਲੱਖੀ ਨਿਗਾਹੀਆ ਲੱਖ ਗਏ, ਹੋਮ ਹੜਾਊ ਆਠ । 

ਸਖਾ ਸਰੀਖਾ ਲੌਖ ਗਏ, ਬਹੁਰ ਨ ਆਏ ਇਸ ਬਾਟ ।21 

ਸਿਮਰ ਭੋਟ ਤਊ ਸਤਿਗੁਰ ਅਪਨਾ, ਧਨ ਧਉਲਾ ਗਢ ਧਾਰਾ । 

ਹੁਕਮੁ ਹੂਆ ਸੈਂਚੇ ਸਾਹਿਬ ਕਾ, ਲੌਖੀ ਬੜ੍ਹਤੀਆ ਸੂਰਗ ਸਿਧਾਰਾ । 

. ਆਨੋਂ ਬੇਟੇ ਹੋਏ ਇੱਕਨੇ, ਕਾਜ ਕਰਨ ਕੀ ਬਾਰਾ । 

ਨਗਾਹੀਆ ਰੇਮਾ ਹਾੜੀ ਆਏ, ਆਇਆ ਸੀਤੂ ਤੇ ਧੁੰਡਾਰਾ । 

ਬਖਸ਼ੀ ਥਾਲਾ ਜਵਾਹਰ ਆਏ, ਬੰਧੇ ਬਰਫੀ ਕਮਰ ਕਟਾਰਾ 1 

ਮਹਿਗੇ ਮੋਲ ਊਠ ਮੰਗਾਏ, ਚੜ੍ਹਨੇ ਕੋ ਘੜੇ ਕਾਨੋਂ ਮੇਂ ਬਾਰਾ । 

ਨਗਾਹੀਏ ਕੋ ਸਿਰ ਪਾਗ ਬੰਧਾਈ, ਬੰਸ ਠਾਕੁਰ ਕਾ ਭਯੋ ਉਜਯਾਰਾਂ । 

ਜਸੁ ਜੋੜ ਕੇਸੋ ਭੱਟ ਭਨਿਆ, ਸਾਲ ਸਤ੍ਹਾਂ ਸੈ ਸੈਂਤੀਆ, ਹੋਈ ਜੈ ਜੈ ਕਾਰਾ ।3। 

ਸਿਮੁਰ ਸੁਲਤਾਨ, ਹਿਰਦੇ ਦੇ ਗਿਆਨ, ਸਾਹਿਬ ਕੋ ਕਰੂੰ ਯਾਦ, ਸਤਿਗੁਰ ਕਰੋ ਸਹਾਇ । 
ਨਗਾਹੀਏ! ਤਉ ਲਖੀ ਕੇ ਜਨਮ ਲੀਆ, ਰਉਤ ਰਾਨੇ ਢਾਏ ਰਨੇ ਛੋਰਾ ਨਹੀਂ ਦਾਣਾ, 
ਜਾਲਾ ਪੁਰ ਕੇ ਆਂਬ ਕਟਾਇ! 

ਧਨ ਪਾਰਾਂ ਦੇਈਂ ਗ੍ਰਾਂਬਨੀ, ਪੂਤ ਜਨਮਿਆ ਨਗਾਹੀਆ, ਪਾਂਚ ਸੈ ਹੇੜੀ ਮਾਰਿ ਭਗਾਇ । 
ਗੁਰੂ ਕੀ ਲੌਥ ਉਠਾਇ ਲਿਆਨੀ ਜੈਂਸ ਜਗ ਮੇਂ ਪਾਇਆ, ਪਿਤਾ ਪੂਤ ਰੋਸ਼ਨ ਭਏ ਆਇ । 
ਜਸ ਗਾਊਂ ਤਉ' ਲੱਖੀਏ ਗੋਧੂ ਠਾਕੁਰ ਕਾ, ਤਾਜੀ ਬੰਧੇ ਬਾਰ, ਊਠੋ' ਬੈੱਸੋਂ ਕੀ ਸੋਹੇ ਲਾਰ, 
ਬਚਾਹਮਨ ਭਟੋ' ਕੋ ਦੀਆ ਦਾਨ, ਬੇਲ ਤੋਰੀ ਕੋ ਗੁਰੂ ਵਧਾਇ । 

ਜਸੁ ਜੋੜਿ ਕੇਸੋ ਭੋਟ ਭਨਿਆ,ਸਾਲ ਸਤ੍ਹਾਂ ਸੈ ਅਠੱਤੀਆਂ 'ਰਕਾਬ ਗੰਜ” ਕੇ ਮਲਹਾਨ, ਕੰਗਨੈਂ ਕੀ 
ਜੋੜੀ, ਮੁਹਰੇ ਕੀ ਮਾਲਾ, ਭਟੈ' ਕੀ ਪਹਿਨਾਇ14। 


(ਭੱਟ ਵਹੀ ਜਾਦੋ ਬੰਸੀ ਬੜ੍ਹਤੀਆਂ ਕੀ) 
ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 25 
232੦ 26 


ਮਾਰਚ 1664 ਈ:) ਨੂੰ ਦਿੱਲੀ ਵਿਚ ਹੋਇਆ ਸੀ । ਸੋ ਇਹ ਸਤਿਗੁਰਾਂ ਦੀ ਮਾਤਾ ਸ਼੍ਰੀ ਸੁਲੱਖਣੀ ਜੀ 
ਨਾਲ ਨਾਵੇਂ' ਸਤਿਗੁਰਾਂ ਦੀ ਸੇਵਾ ਵਿਚ ਬ਼ਕਾਲੇ ਪਿੰਡ ਵਿਚ ਆ ਹਾਜ਼ਰ ਹੋਇਆ । ਇਸ ਵਕਤ ਇਸ 
ਦੀ ਉਮਰ 20 ਸਾਲਾਂ ਦੀ ਸੀ । 

ਸੰਮਤ 1732 ਬਿ: (1675 ਈ:) ਨੂੰ ਦਿੱਲੀ ਵਿਚ ਗੁਰੂ ਤੇਗ ਬਹਾਦੁਰ ਜੀ ਭਾਣਾ ਵਰਤਾ 
ਗਏ । ਉਸ ਸਮੇਂ ਭਾਈ ਮਨੀ ਸਿੰਘ ਸ਼੍ਰੀ ਦਸਮੇਸ਼ ਜੀ ਦੀ ਹਜ਼ੂਰੀ ਵਿਚ ਸੇਵਾ ਵਿਚ ਤਤਪਰ ਸੀ । 13 
ਸਾਲਾਂ ਦੀ ਉਮਰ ਵਿਚ ਗੁਰੂ ਹਰਿ ਰਾਇ ਸਾਹਿਬ ਦੇ ਲੰਗਰ ਵਿਚ ਸੇਵਾ ਕਰਨ ਵਾਲਾ ਜਵਾਨ ਮਨੀ 
_ਸਿੰਘ 35 ਸਾਲ ਦੀ ਉਮਰ ਵਿਚ ਪੜ੍ਹਨ ਤੇ ਪੜ੍ਹਾਉਣ, ਲਿਖਣ ਤੇ ਲਿਖਾਉਣ ਵਾਲਾ ਇੱਕ ਵਿਦਵਾਨ 
ਬਣ ਕੇ ਸਾਹਮਣੇ ਆਉਂਦਾ ਹੈ । ਇਸੇ ਸ਼ਹੀਦ ਬਿਲਾਸ ਵਿਚ ਇਉਂ ਲਿਖਿਆ ਹੈ : 

ਆਯੂ ਧੈੱਤੀ ਬਰਖ ਕੀ ਮਨੀ ਸਿੰਘ ਕੀ ਆਇ । 
ਲਿਖੇ ਲਿਖਾਏ ਪੋਥੀਆਂ, ਮਨ ਮਹਿ ਬਹੁ ਉਤਸਾਇ ।40। 

ਗੁਰੂ ਗੰਥ ਸਾਹਿਬ ਦਾ ਪੁਰਾਣਾ ਪੂਸਿੱਧ ਨਾਂ “ਪੋਥੀ” ਹੀ ਸੀ । ਪੁਰਾਣੀਆਂ ਬੀੜਾਂ ਵਿਚ ਅਕਸਰ 
ਲਿਖਿਆ ਮਿਲਦਾ ਹੈ 'ਪੋਸ਼ੀ ਲਿਖ ਪਹੁੰਚੇ'। ਸੰਮਤ 1735 ਬਿ: (1678 ਈ.) ਵਿਚ ਸ੍ਰੀ ਦਸ਼ਮੇਸ਼ ਜੀ 
ਦਾ ਬੀੜਾਂ ਦੇ ਲਿਖਾਉਣ ਦਾ ਕੰਮ ਸ਼ੁਰੂ ਕਰਾਉਣਾ ਭਾਈ ਚੌਪਾ ਸਿੰਘ 'ਹਜ਼ੂਰੀ` ਦੇ ਰਹਿਤ ਨਾਮੇ! ਤੋਂ 
ਵੀ ਅਨੁਮਾਨ ਲਗਾਇਆ ਜਾ ਸਕਦਾ ਹੈ । ਰਹਿਤਨਾਮੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਕਰਤਾਰ 
ਪੂਰੀ ਸੋਢੀਆਂ ਪਾਸੋਂ ਗੁਰੂ ਅਰਜਨ ਸਾਹਿਬ ਵਾਲੀ ਬੀੜ ਸੰਮਤ 1735ਬਿ: ਵਿਚ ਮੰਗ ਭੇਜੀ ਸੀ । 
ਚੌਪਾ ਸਿੰਘ ਤੇ ਕੇਸਰ ਸਿੰਘ ਛਿਬਰ ਸਹਿਮਤ ਹਨ ਕਿ ਉਨ੍ਹਾਂ ਨੇ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ 
ਸੀ । ਇਸ ਸਮੇਂ ਭਾਈ ਮਨੀ ਸਿੰਘ ਦੀ ਆਯੂ 35 ਕੁ ਵਰ੍ਹੇ ਦੀ ਹੀ ਬਣਦੀ ਹੈ । 

ਇਸ ਤਰ੍ਹਾਂ ਇਹ ਸਪੱਸ਼ਟ ਹੈ ਕਿ ਗੁਰੂ ਗੋਸ਼ਿੰਦ ਸਿੰਘ ਜੀ ਦੀ ਆਗਿਆ ਅਨੁਸਾਰ ਭਾਈ 
ਸਾਹਿਬ ਗੁਰੂ ਗੂੰਥ ਸਾਹਿਬ ਜੀ ਦੀਆਂ ਬੀੜਾਂ ਦੀਆਂ ਸ਼ੁੱਧ ਨਕਲਾਂ ਤਿਆਰ ਕਰਨ ਵਿਚ ਲੌਂਗ ਗਏ ਸੀ, 
ਤਾਂਕਿ ਧੀਰ ਮੌਲੀਆਂ” ਦੇ ਪਏ ਅੜਿੱਕੇ ਨੂੰ ਦੂਰ ਕੀਤਾ ਜਾ ਸਕੇ । 

17 ਵੈਸਾਖ ਸੰਮਤ 1742 ਬਿ: (1687 ਈ:) ਨੂੰ ਰਾਜਾ ਮੇਦਨੀ ਪ੍ਰਕਾਸ਼ ਦੇ ਸੈਂਦੇ ਤੇ ਗੁਰੂ ਜੀ 
ਨਾਹਨ ਪਧਾਰੇ । ਭਾਈ ਮਨੀ ਸਿੰਘ ਸਤਿਗੁਰਾਂ ਦੇ ਨਾਲ ਸੀ । ਸੇਵਾ ਸਿੰਘ ਦੇ ਕਥਨ ਅਨੁਸਾਰ ਭਾਈ 
ਸਾਹਿਬ ਦਾ ਨਾਮ ਉਥੇ ੫੨ ਕਵੀਆਂ ਦੀ ਸੂਚੀ ਵਿਚ ਆਉਂਦਾ ਹੈ । ਇਸ ਦੀ ਪੁਸ਼ਟੀ ਗਿ: ਗਿਆਨ 
ਸਿੰਘ ਜੀ ਕਰਦੇ ਹਨ,' ਪਰ ਸਾਨੂੰ ਅਜੇ ਤੱਕ ਭਾਈ ਮਨੀ ਸਿੰਘ ਦੀ ਕਵਿਤਾ ਦਾਂ ਨਮੂਨਾ ਨਹੀਂ ਭਾਈ 
1. _ਉ. ਬਾਬਾ ਗੁਰਦਿੱਤਾ ਪਿਤਾ, ਰਾਜ ਕੌਰ ਜੀ ਮਾਤ । 

ਹਰਿ ਰਾਇ ਸੁਲਖਣੀ ਪਤੈ, ਹਰਿ ਕ੍ਰਿਸ਼ਨ ਰਾਮ ਰਾਇ ਤਾਤ । 29। 
(ਕਵਿ ਸੌਂਦਾ ਕ੍ਰਿਤ ਗੁਰਪ੍ਰਣਾਲੀ) 

ਅ. ਬਾਬਾ ਗੁਰਦਿੱਤਾ ਪਿਤਾ, ਰਾਜ ਕੌਰ ਜੀ ਮਾਤ । 

ਸੁਲਖਣੀ ਪਤਿ ਹਰਿ ਰਾਇ ਗੁਰ, ਹਰਿ ਕ੍ਰਿਸ਼ਨ ਰਾਮ ਰਾਇ ਤਾਤ । 
(ਸੂਰਪ ਦਾਸ ਭੱਠਾ ਕ੍ਰਿਤ 'ਮਹਿਮਾ ਪ੍ਰਕਾਸ਼”) 
2. ਇਸ ਰਹਿਤਨਾਮੇ ਦੀ ਇਕ ਕਾਪੀ ਭਾਈ ਰਣਧੀਰ ਸਿੰਘ ਰੀਸਰਚ ਸਕਾਲਰ ਪਾਸ ਹੈ । 
3. ਸੋਢੀ ਧੀਰ ਮੌਲ ਮੌਘਰ ਸੁਦੀ ਦੂਜ ਸੰਮਤ 1734 ਬਿ: (1677 ਈ:) ਨੂੰ ਇਸ ਸੰਸਾਰ ਤੋਂ ਚੌਲ ਵਸਿਆ 
ਸੀ ।(ਕਰਤਾਰਪੁਰ ਦੀ ਇੱਕ ਲਿਖਤੀ ਆਦਿਂ ਬੀੜ ਦੇ ਚਰਿਤ੍ਰ ਜੋਤੀ ਜੋਤ ਸਮਾਵਣ ਵਿਚੋਂ) 
4. ਕਵੀ ਥਵੰਜਾ ਥੇ ਗੁਰ ਪਾਸ । ਉਨ ਮੈਂ ਗਨਨਾ ਇਨ ਕੀ ਖਾਸ ।....181 
(ਪੰਥ ਪ੍ਰਕਾਸ਼, ਛਾਪ ਛੇਵੀਂ, ਨਿਵਾਸ ਉਨਤ੍ਰਹਵੇ) 
26 ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 
232 27 


ਮਿਲਿਆ । ਸ਼ਾਇਦ 'ਕਵੀ” ਪਦ ਤੋਂ ਭਾਵ 'ਵਿਦਵਾਨ” ਦੇ ਹੋਣ । 

3 ਅੱਸੂ ਭਾਦੋਂ ਸੁਦੀ 8 ਸੰਮਤ 1744 ਬਿ: (੫ ਸਤੰਬਰ 1687 ਈ:) ਨੂੰ ਬਾਬਾ ਰਾਮ ਰਾਇ ਜੀ 
ਦੀ ਮਿਰੜੂ ਖੁਰਵਧੀ (ਨਵਾਨਾ, ਡੇਹਰਾਦੂਨ) ਵਿਖੇ ਹੋਈ ਤੇ ਉਨ੍ਹਾਂ ਦੀ ਸੁਪਤਨੀ ਸ੍ਰੀਮਤੀ ਪੰਜਾਬ ਕੌਰ 
ਵਲੋਂ ਸਤਾਰੂਵੀਂ ਦਾ ਸੋਂਦਾ ਆਵਣ ਤੇ ਸਤਿਗੁਰੂ ਜੀ ਭਾਈ ਮਨੀ ਸਿੰਘ ਨੂੰ ਨਾਲ ਲੈ ਕੇ ਗਏ ਸਨ । 
ਅਗਲੇ ਸਾਲ 24 ਭਾਦਰੋਂ ਸੁਦੀ ਅਸ਼ਟਮੀ ਸੰਮਤ 1745 ਬਿ: (24 ਅਗਸਤ 1688 ਈ:) ਨੂੰ ਬਾਬਾ 
ਰਾਮ ਰਾਇ ਜੀ ਦੀ ਬਰਸੀ ਸੀ । ਸਤਿਗੁਰੂ ਜੀ ਆਪ ਤਾਂ ਨਾ ਗਏ ਤੇ ਭਾਈ ਮਨੀ ਸਿੰਘ, ਦੀਵਾਨ ਨੰਦ 
ਚੰਦ (ਸੰਘਾ) ਅਤੇ ਪ੍ਰੋਹਤ ਦਇਆ ਰਾਮ ਆਦਿ ਚੋਣਵੇਂ 50 ਸਿੱਖ ਭੇਜੇ, ਜਿਸ ਤੋਂ ਪਤਾ ਲਗਦਾ ਹੈ ਕਿ 
ਉਸ ਵੇਲੋ ਦਿਆਂ ਸਿੱਖਾਂ ਵਿਚ, ਭਾਈ ਸਾਹਿਬ ਦੀ ਕਿਤਨੀ ਕੁ ਅਹਿਮੀਅਤ ਹੋਵੇਗੀ । 

18 ਅੱਸੂ ਸੁਦੀ ਚੌਥ ਸੰਮਤ 1745 ਬਿ:! (18 ਸਤੰਬਰ 1688 ਈ:) ਨੂੰ ਭੰਗਣੀ ਦੀ ਜੰਗ ਤੋਂ 
ਪਿੱਛੋਂ 22 ਚੇਕੂ ਸੰਮਤ 1747 ਬਿ: (20 ਮਾਰਚ 1691 ਈ:) ਨੂੰ ਨਦਾਉਣ ਦੀ ਜੰਗ ਹੋਈ 1 ਭਾਈ 
ਸੇਵਾ ਸਿੰਘ ਦੇ ਕਬਨ ਅਨੁਸਾਰ ਭਾਈ ਸਾਹਿਬ ਇਨ੍ਹਾਂ ਦੋਹਾਂ ਲੜਾਈਆਂ ਵਿਚ ਸ਼ਾਮਲ ਹੋ ਕੇ ਲੜੇ। 
ਇਸ ਦੀ ਪੁਸ਼ਟੀ ਭਾਈ ਬੋਹਥ ਦੇ ਪੁਤ੍ਹ ਭਂਟ ਦੇਸੂ ਨੇ ਇੱਕ ਦੋਹੇ ਵਿਚ, ਜੋ ਉਸ ਨੇ ਅਨੰਦਪੁਰ..ਭਾਈ 
ਚਿਤ੍ਰ, ਬਚਿਤ੍ਰ ਤੇ ਊਦੇ ਸਿੰਘ ਦੇ ਵਿਆਹ ਦੀ ਵਧਾਈ ਸਮੇਂ 4 ਚੇਤੁ ਵਦੀ ਏਕਮ ਸੰਮਤ 1750 ਬਿ: 
(2 ਮਾਰਚ 1693 ਈ.:) ਨੂੰ ਕਹਿਆ ਸੀ, ਇੰਵ ਦੱਸਿਆ ਹੈ : 

ਸਿਮਰ ਭੱਟ ਤਉ ਸਤਿਗੁਰ ਅਪਨਾ, ਗਿਆਨ ਬਤਾਵੈ ਸੱਚਾ । 

ਤਉ ਬੇਖਾ ਪੰਵਾਰ ਬੀਝੇ ਕਾ ਅਧਚਾਕ ਨ, ਤਉ ਬੇਖਾ ਰੌਜਪੂਤੀ ਕਾ ਨੱਕਾ । 
ਦਿੱਲੀ ਲਗ ਧਾਂਕ ਸੁਨੀ ਤੇਰੀ ਬੌਲੂ, ਤਉ ਜਾਨੇ ਸ਼ਾਹ ਚੁੱਗਤਾ । 

ਸੁਪੂਤ ਪੋਤਾ ਤਉ ਗਾਂਊਂ ਮਨੀ ਰਾਮ, ਰੋਸ਼ਨ ਬੰਸ ਜੱਲੇ ਕਾ ਕਿੱਤਾ । 
ਧੋਲ੍ਹਾਂ ਹੇਠ ਭੰਗਾਨੀ ਮਾਰੀਂ, ਰਾਨਾ ਘਾਲ ਕੀਆਂ ਰਨ ਜਿੱਤਾ । 

ਸਾਕਾ ਕੀਆ ਨਦਾਵਨ ਤੈਂ ਨੇ, ਘਾਲਿਆ ਰਾਨਾ ਬੀਚ ਪਰਬੱਤਾ । 

ਘੋੜੇ ਬੀਸ ਪਚਾਸ ਗਿਣਤੀ ਕੋ ਆਏ, ਪੈਦਲ ਆਏ ਬਹੁ ਰਜਪੁੰਤਾ । 

ਧਨ ਧਨ ਮਾਤਾ ਮਧਰੀ ਬਾਈ, ਤਊ ਜਾਇਆ ਮਨੀ ਰਮ ਪੂਤ ਸੁਪੌਤਾ । 
ਸੁਪੂਤ ਬੇਟਾ ਤਉ ਗਾਊਂ' ਦਿਆਲ ਦਾਸ”, ਜੀਤੇ ਜੀ ਦੇਗੇ ਉਬਲਿੱਤਾ । 


1. ਦਸ ਸਾਤ ਸਤੰ ਸਨ ਬੀਚ ਭਯੋ ਪੌਤਾਲੀਸ ਜੰਗ ਭਯੋ ਯਹ ਗ੍ਰਾਮ ਭੰਗਾਲੀ । 
ਦੇਸਨ ਦੇਸ ਬਿਖੈ ਤਬ ਤੈ ਬਿਦੜੈ, ਗੁਰ ਬੀਰ ਕਟੈਲ ਮਹਾਨੀ । 
(ਗਿ: ਗਿਆਨ ਸਿੰਘ, ਪੰਥ ਪ੍ਰਕਾਸ਼ ਲਿਖਤੀ, ਪੜ੍ਹਾ 51 ਲਾ: ਡਾ: ਗੰਡਾ ਸਿੰਘ ਪਟਿਆਲਾ) 
2. ਦਿਆਲ ਦਾਸ ਸ਼ਹੀਦੀ ਤੋਂ` ਸੋਲਾਂ ਸਾਲ ਪਹਿਲੇ ਹਰਿਦੁਵਾਰ ਗਇਆ ਸੀ, ਤੇ ਮੌਘਰ ਸੁਦੀ 5 ਸੰਮਤ 
1732 ਬਿ: (11 ਨਵੰਬਰ 1615 ਈ:) ਨੂੰ ਦਿੱਲੀ ਵਿਚ ਸ਼ਹੀਦ ਹੋਇਆ ਸੀ । ਇਸ ਸੰਬੰਧੀ ਹੇਠ ਲਿਖੇ 
ਪ੍ਰਮਾਣ ਮਿਲਦੇ ਹਨ : 
(6) ਲਿਖਤੰ ਦਿਆਲ ਦਾਸ ਬੇਟਾ ਨਾਇਕ ਮਾਈ ਦਾਸ ਕਾ, ਪੋਤਾ ਬੈਲੂ ਕਾ, ਪੜੋਤਾ ਮੂਲੇ ਕਾ... ਬਾਸੀ 
ਅਲੀਪੁਰ ਪਰਗਨਾ ਮੁਨਤਾਨ, ਮਿਤੀ ਜੇਠ ਸੁਦੀ ਪੰਚਮੀ ਸੰਬਤ 1716 ਕੋ ਆਪਨੀ ਮਾਈ ਵਾ 
ਭਾਈ ਅਮਰੂ ਕੇ ਫੂਲ ਲੈ ਕਰ ਗੰਗਾ ਜੀ ਆਇਆ । ਸਾਬ ਉਂਦੀਆ ਆਇਆ, ਬੇਟਾ ਖੇਮੇ 


ਚੁੰਦਨੀਏ ਕਾ, ਸਾਥ ਤੁਲਸੀ ਆਇਆ । (ਪੰਡਾ ਵਹੀ ਖੋਮ ਚੰਦ, ਹਰਿਦਵਾਰ) 
(ਝਾਕੀ ਅਗਲੇ ਸ਼ਫੇ ਤੋ) 
ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 27 


232 28 


ਜਸ ਜੋੜ ਦੇਸੂ ਭੱਟ ਭਣਿਆ, 
ਅਨੰਦਪੁਰ ਕੇ ਮਲਚਾਨ ਰੁਪਉਂ' ਸੇ ਮੂੰਡ ਭੈਂਟੋਂ ਕਾ ਭਰ ਦਿੱਤਾ । 
ਕੀ ਬਧਾਈ ਬੇਟੇ ਚਿਤ੍ਰ ਬਚਿਤ੍ਰ ਊਦੇ ਬ਼ਿਆਹਿ ਕੀ, ਸਾਲ ਸਤ੍ਹਾਂ ਸੈ ਪਚਾਸ ਸੀਬਿਤ। 
ਮੈਂਹਗੇ ਮੋਲ ਕਰਹੈ ਹੈ ਦੀਏ, ਮੁਰਕੀ ਬੌਂਚ ਕੱਨੀ ਔ ਬਾਲਿਤਾ ।੧। 
(ਭੱਟ ਵਹੀ ਮੁਲਤਾਨੀ-ਸਿੰਧੀ) 
1746 ਬਿ: (1691 ਈ:) ਦੀ ਵੈਸਾਖੀ ਨੂੰ, ਭਾਈ ਸੇਵਾ ਸਿੰਘ ਦੇ ਕਥਨ ਅਨੁਸਾਰ, 
ਸਤਿਗੁਰਾਂ ਭਾਈ ਮਨੀ ਸਿੰਘ ਨੂੰ ਦੀਵਾਨੀ ਦੀ ਉੱਚ ਪਦਵੀ ਤੇ ਨਿਯੁਕਤ ਕੀਤਾ । ਇਸ ਦੀ ਪ੍ਰੋੜ੍ਹਤਾ 
ਪੰਡਾ ਖੇਮ ਚੰਦ ਹਰਿਦ੍ਰਾਰ ਦੀ ਵਹੀ ਤੋਂ ਹੁੰਦੀ ਹੈ : 
ਲਿਖਤੰ ਮਨੀ ਰਾਮ ਬੇਟਾ ਨਾਇਕ ਮਾਈ ਦਾਸ ਕਾ-ਪੋਤਾ ਬੱਲੂ ਕਾ, 
ਪੜਪੋਤਾ ਮੂਲੇ ਕਾ ਜਤੀਆ ਪੰਵਾਰ-ਬੰਸ ਬੀਝੇ ਕਾ ਬੰਝਰਉਤ ਜਲਹਾਨਾ 
ਬਾਸੀ ਅਲੀ ਪੁਰ ਪਰਗਨਾ ਮੁਲਤਾਨ ਮਿਤੀ 2 ਚੈਤ ਸੰਬਤ 1751 ਕੋ ਗੁਰੂ 
ਗੋਸਿੰਦ ਰਾਇ ਜੀ ਕੇ ਸਾਥ ਦੀਵਾਨ ਹੋਕਰ ਆਏ ਸੁਖ ਦੇ ਇਸਨਾਨ। 
ਸੰਮਤ 1755 ਬਿ: (1698 ਈ.:) ਨੂੰ ਪ੍ਰੇਮ ਸੁਮਾਰਗ ਗ੍ਰੰਥ ਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ 
ਨੇ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ, ਤੇ ਚੜ੍ਹਦੇ ਸਾਲ ਦੀ ਵੈਸਾਖੀ ਨੂੰ ਦੂਰੋਂ ਨੇੜਿਓਂ 
ਸੰਗਤਾਂ ਹੁੰਮ ਹੁਮਾ ਕੇ ਪਹੁੰਚੀਆਂ । ਇਸੇ ਦਿਨ ਭਾਈ ਸੰਤੋਖ ਸਿੰਘ ਜੀ ਦੇ ਕਥਨ ਅਨੁਸਾਰ ਭਾਈ ਮਨੀ 
ਸਿੰਘ ਨੇ ਆਪਣੇ ਪੰਜ ਪੁਤ੍ਹ ਸਤਿਗੁਰਾਂ ਦੀ ਭੋਟ ਕੀਤੇ ਤੇ, ਹਮੇਸ਼ਾ ਗੁਰੂ ਹਜ਼ੂਰੀ ਵਿਚ ਰਹਿਣ ਦਾ ਮਨ 
ਬਣਾ ਲਿਆ, ਜਿਵੇਂ ਕਿ ਲਿਖਿਆ ਹੈ : 
ਪੁਰ ਮੁਲਤਾਨ ਅਲੀਪੁਰ ਨੇਰੇ । ਮਾਈ ਦਾਸ ਚਾਜਪੂਤ ਬਸੇਰੇ । 25 । 
ਤਿਸ ਕੇ ਮਨੀ ਰਾਮ ਸੁਤ ਹੋਯੋ । ਆਇ ਤਹਾਂ ਗੁਰ ਦਰਸ਼ਨ ਜੋਯੋ । 
ਪਾਂਚ” ਪੁੜ੍ਹ ਲੈ ਆਪਨੇ ਸਾਥ । ਸ਼ਰਨੀ ਪਰਯੋ ਰਹਿਯੋ ਗੁਰ ਨਾਥ । 26 । 
ਸੋ ਪੰਚਹੁ ਭਰਾਤਾ ਕਰ ਖਰੇ । ਸਿੰਘ ਨਾਮ ਗੁਰ ਤਿਨ ਕੋ ਧਰੇ । 
ਬਡੋਂ ਬਚਿਤ੍ਰ ਭੌਂਟ ਭਯੋਂ । ਉਦੇ ਸਿੰਘ ਦੂਸਰ ਬਿਦਤਯੋ । 27 । 
ਅਨਿਕ ਸਿੰਘ ਅਰ ਅਜਬ ਸਿੰਘ ਪੁਨ । ਪੰਚਮ ਭਯੋ ਅਜਾਇਬ ਸਿੰਘ ਗੁਨ । 
ਅਮਿਤ ਖੰਡੇ ਕੋ ਤਿਨ ਦੀਨਾ । ਮਾਨਹੁ ਪੰਚ ਪਾਂਡਵ ਬਲ ਪੀਨਾਂ ।28। 
ਰਨ ਮਹਿ ਕਰੇ ਕਰਮ ਜਿਨ ਭੀਖਨ । ਰਿਪੂ ਮਾਰੇ ਜਿਨ ਸ਼ਸਤਰ ਤੀਖਨ ।... 
(ਗੁਰ ਪ੍ਰਤਾਪ ਸੂਰਜ ਗ੍ਰੰਥ, ਰੁਤ 3, ਅੰਸੂ 20) 
₹_ ਭੇਂਟ ਵਹੀਆਂ ਅਨੁਸਾਰ ਭਾਈ ਮਨੀ ਸਿੰਘ ਦੇ 10 ਪੁੱਤਰ ਸਨ, ਜਿਨ੍ਹਾਂ ਦੇ ਨਾਮ ਇਹ ਹਨ : ਚਿੱਤੁ ਸਿੰਘ, 
ਸਿੰਘ, ਬਲਰਾਮ ਸਿੰਘ ਅਤੇ ਦੇਸਾ ਸਿੰਘ ਰਹਿਤ ਨਾਮੀਆਂ । ਇਨ੍ਹਾਂ ਵਿਚੋਂ 7 ਪੁਤਰ ਸ੍ਰੀ ਸੀਤੋ ਬਾਈ ਦੇ 
ਉਦਰ ਬੀਂ ਪੈਂਦਾ ਹੋਏ । ਬਾਕੀ ਦੇ ਚਾਰ ਛੋ ਗੁਰੀਏ ਚੁਹਾਣ ਹਜਾਵਤ ਦੀ ਪੜ੍ਹੀ ਸ੍ਰੀ ਖੇਮੀਂ ਦੀ ਕੁਖੋਂ ਸਨ । 

(ਪਿਛਲੇ ਸ਼ਟੇ ਦੀ ਬਾਕੀ) 

ਅ) ਦਿਆਲ ਦਾਸ ਮਾਈ ਦਾਸ ਕਾ, ਪੋਤਾ ਬੱਲੂ ਕਾ, ਪੜਪੋਤਾ ਮੂਲੇ ਕਾ... ਗੁਰੂ ਗੈਲੋ ਮਗਹਰ ਸੁਦੀ ਪੰਚਮੀ 
ਸੰਮਤ 1732 ਕੋ ਦਿੱਲੀ ਚਾਂਦਨੀ ਚੌਂਕ ਕੋ ਮਲਹਾਨ, ਸ਼ਾਹੀ ਹੁਕਮ ਗੈਲ ਮਾਰਾ ਗਿਆ। ਗੈਲੋ ਮਤੀ ਦਾਸ 
ਸਤੀ ਦਾਸ ਬੇਟੇ ਹੀਰਾਨੰਦ ਕੇ, ਮੋਤੇ ਲਖੀ ਦਾਸ ਕੇ, ਪੜਪੋਤੇ ਪਰਾਗ ਕੋ ਬੰਸ ਗੋਤਮ ਕਾ, ਸਾਰਸੁਤੀ 
ਭਾਰਗਵ ਗੋਤਰੇ ਫ਼ਿਬਰ ਬ੍ਰਾਹਮਨ ਮਾਰੇ ਗਏ। ' (ਭਂਟ ਵਹੀ ਮੁਲਤਾਨੀ-ਸਿੰਧੀ) 

28 ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 

232੦ 29 


ਇਸ ਦੀ ਪੁਸ਼ਟੀ ਬਾਬਾ ਸੁਮੇਰ ਸਿੰਘ ਜੀ ਭੱਲਾ ਇਉ' ਕਰਦੇ ਹਨ : 
ਭਯੋ ਆਲਿਮ ਸਿੰਘ ਨਚਨਾ, ਸਿਆਲ ਕੋਟ ਰਜਪੂਤ । 
ਫੇਰ ਮਾਈ ਦਾਸ ਸੁਤ ਰਜਪੂਤ ਐਂਤ ਮਜਬੂਤ । 
ਨਿਕਟ ਹੈ ਮੁਲਤਾਨ ਕੇ ਇਕ ਅਲੀ ਗਢ ਅਸਥਾਨ । 
ਤਾਂਹਿ ਕੇ ਸੁਤ ਪਾਂਚ, ਪਾਂਚੋ ਭਏ ਸਿੰਘ ਸੁਜਾਨ ।7। 
ਉਦੇ ਸਿੰਘ ਬਚਿਤ੍ਰ ਸਿੰਘ, ਅਨਕ ਸਿੰਘ ਸੁ ਬੀਰ । 
ਅਜਥ ਸਿੰਘ ਸੁਮਤ ਅਜਾਇਬ ਸਿੰਘ ਰਣਧੀਰ । 
(ਗੁਰ ਪਰ ਪ੍ਰੇਮ ਪ੍ਰਕਾਸ਼, ਸਫਾ 162) 
ਆਪਣੀ ਸ਼ਸਤੁ ਕੁਸ਼ਲਤਾ ਕਰ ਕੇ ਭਾਈ ਮਨੀ ਸਿੰਘ ਸਮਕਾਲੀਆਂ ਵਿਚ ਇਕ ਪ੍ਰਮੁੱਖ ਜੋਧਾ 
ਮੰਨਿਆ ਜਾਂਦਾ ਸੀ । ਉਸ ਨੂੰ ਗੁਰੂ ਸਾਹਿਬ ਦਾ ਦੀਵਾਨ ਹੋਣ ਦੀ ਹੈਸੀਅਤ ਵਿਚ ਅਨੇਕ ਮਾਲੀ, 
ਸਿਆਸੀ ਤੇ ਪ੍ਰਬੰਧਕ ਮਸਲਿਆਂ ਵਲ ਧਿਆਨ ਦੇਣਾ ਪੈਂਦਾ ਸੀ । ਫਿਰ ਵੀ ਭਾਈ ਸਾਹਿਬ ਇਤਨਾ 
ਸਮਾ ਕੇਂਢ ਲੈਂਦੇ ਸਨ ਕਿ ਉਹ ਗ੍ਰੰਥ ਸਾਹਿਬ ਦੇ ਅਰਸਾਂ ਦੇ ਗਿਆਨੀ ਬਣ ਜਾਣ । ਭਾਈ ਸੇਵਾ ਸਿੰਘ 
ਦੇ ਕਥਨ ਅਨੁਸਾਰ ਭਾਈ ਸਾਹਿਬ ਹਰ ਰੋਜ਼ ਅਨੰਦਪੁਰ ਸਿੱਖ ਸੰਗਤਾਂ ਨੂੰ ਸੀ ਗੁਰੂ ਗ੍ਰੰਥ ਸਾਹਿਬ ਦੀ 
ਕਥਾ ਸੁਣਾਂਦੇ ਸਨ : 
ਕਥਾ ਰੋਜ਼ ਗੁਰੂ ਗ੍ਰੰਥ ਕੀ ਸੰਗਤ ਤਾਈ ਸੁਨਾਇ । ਹੇ 
ਅੰਨਦਮੁਰੇ ਕੁਛ ਸਮਾ ਇਮ ਬੀਤ ਗਯੋ ਥੀ ਆਇ ।79। _ (ਸ਼ਹੀਦ ਬਿਲਾਸ) 
ਇਸ ਤੋਂ ਭਾਈ ਸਾਹਿਬ ਦੇ ਅਨੇਕ ਪੌਖੀ ਦਰਸ਼ਨ ਹੁੰਦੇ ਹਨ । ਗੁਰੂ ਗ੍ਰੰਥ ਸਾਹਿਬ ਦੀ ਕਥਾ ਨੂੰ 
ਭਾਈ ਮਨੀ ਸਿੰਘ ਨੇ ਸਿੱਖ ਧਰਮ ਦਾ ਇੱਕ ਜ਼ਰੂਰੀ ਅੰਗ ਸਮਝਦਿਆਂ ਇਸ ਨੂੰ ਜ਼ਿਆਦਾ ਅਪਣਾਇਆ। 
ਪ੍ਰਤੀਤ ਹੁੰਦਾ ਹੈ ਕਿ ਇਹ ਤਰੀਕਾ ਇਤਨਾ ਸਫ਼ਲ ਹੋਇਆ ਕਿ ਭਾਈ ਮਨੀ ਸਿੰਘ ਦੇ ਨਾਂ ਤੇ ਸ੍ਰੀ ਗੁਰੂ 
`: ਗ੍ਰੰਥ ਸਾਹਿਬ ਦੀ ਕਥਾ ਦੀ ਇਕ ਸੰਪੂਦਾਇ ਪੁਚਲਿਤ ਹੋ ਗਈ, ਜਿਸ ਨੂੰ ਗਿਆਨੀ ਸੰਪੂਦਾਇ , 
ਕਹਿਆ ਜਾਂਦਾ ਹੈ । ਸਿੱਖਾਂ ਦੀਆਂ ਅਨੇਕ ਪ੍ਰਣਾਲੀਆਂ ਭਾਈ ਮਨੀ ਸਿੰਘ ਰਾਹੀਂ ਗੁਰੂ ਗੋਬਿੰਦ ਸਿੰਘ 
ਤੱਕ ਪਜੁੰਚ ਜਾਂਦੀਆਂ ਹਨ । 
ਭਾਈ ਸਾਹਿਸ ਨੂੰ ਇਸੇ ਵਿਦਵਤਾ ਤੇ ਗਿਆਨ ਦਾ ਸਦਕਾ ਗੁਰੂ ਸਾਹਿਬ ਨੇ ਭਾਈ ਸੇਵਾ ਸਿੰਘ 
ਦੇ ਕਥਨ ਅਨੁਸਾਰ, ਭਾਈ ਭੂਪਤ ਸਿੰਘ' ਆਦਿ ਪੰਜਾਂ ਸਿੱਖਾਂ ਸਮੇਤ ਪਹਿਲ ਪ੍ਰਥਮੇ ਅਮ੍ਰਿਤ ਦੇਣ ਦੀ 
-_ਰਸਮ ਅਦਾ ਹੋ ਜਾਣ ਦੇ ਬਾਅਦ ਅੰਮ੍ਰਿਤਸਰੀ ਸਿੱਖਾਂ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਸ੍ਰੀ ਹਰਿ 
ਮੰਦਰ ਸਾਹਿਬ ਤੇ ਸ੍ਰੀ ਅਕਾਲ ਬੁੰਗੇ ਦਾ ਸੇਵਾਦਾਰ ਨਿਯੁਕਤ ਕਰ ਕੇ ਭੇਜਿਆ । ਰਤਨ ਸਿੰਘ ਭੰਗੂ 
ਇਸ ਕਥਨ ਦੀ ਇਨ੍ਹਾਂ ਔਖਰਾਂ ਵਿਚ ਪੁਸ਼ਟੀ ਕਰਦੇ ਹਨ : 
ਪ੍ਰਥਮ ਭੁੰਜਗੀ ਵਲ ਮਾਝੇ ਘਲਾਏ । 
ਦੇ ਦੇ ਪਾਹੁਲ ਗੁਰੂ ਚੈੱਕ ਬਹਾਏ ।...36 । 
(ਪ੍ਰਾਚੀਨ ਪੰਥ ਪ੍ਰਕਾਸ਼, ਛਾਪ ਤੀਸਰੀ, ਪੰਨਾ 47) 


1. ਭਾਈ ਮਨੀ ਸਿੰਘ ਨਾਲ ਭੂਪਤ ਸਿੰਘ, ਗੁਲਜ਼ਾਰ ਸਿੰਘ, ਕੋਇਰ ਸਿੰਘ 'ਚੰਦਰਾ`, ਦਾਨ ਸਿੰਘ ਤੇ ਕੀਰਤ 
ਸਿੰਘ ਗਏ ਸਨ ।ਤਹਿਕੀਕਾਤ ਚਿਸ਼ਤੀ ਦੇ ਲਿਖਾਰੀ ਮੌਲਵੀ ਨੂਰ ਅਹਿਮਦ (ਪੰਨਾ 695 ਤੇ) ਗੁਲਜ਼ਾਰਾ 
ਸਿੰਘ ਦਾ ਇਨ੍ਹਾਂ ਦੇ ਨਾਲ ਆਉਣਾ ਦੱਸਦੇ ਹਨ । 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 1੧: 30 


“ਹੁਕਮ ਰਜਾਈ ਚਲਣਾ” ਦੇ ਮਹਾਂ ਵਾਕ ਅਨੁਸਾਰ, ਭਾਈ ਮਨੀ ਸਿੰਘ ਜੀ ਨੇ ਸ਼੍ਹੀ ਅੰਮ੍ਰਿਤਸਰ 
ਪਹੁੰਚ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਨੂੰ ਸੰਭਾਲ ਲਇਆ । ਗੁਰੂ ਮਰਯਾਦਾ ਅਨੁਸਾਰ ਇਹ ਸ੍ਹੀ ਹਰਿ 
ਮੰਦਰ ਸਾਹਿਬ ਦੇ ਤੀਸਰੇ ਗ੍ਰੰਥੀ ਸਨ: ਪਹਿਲ ਪ੍ਰਸ਼ਮੇ ਇਹ ਸੇਵਾ ਬਾਬਾ ਸ਼ੁਂਢਾ ਸਾਹਿਬ ਨੂੰ ਪ੍ਰਾਪਤ ਹੋਈ 
ਜੋ ਮੋਘਰ ਸੁਦੀ ਚੌਥ ਸੰਮਤ 1688 ਬਿ: (16 ਨਵੰਬਰ 1631 ਈ:) ਨੂੰ ਗੁਰਪੁਰੀ ਪਧਾਰ ਗਏ । 
ਇਨ੍ਹਾਂ ਦੇ ਬਾਅਦ ਇਹ ਸੇਵਾ ਭਾਈ ਗੁਰਦਾਸ ਜੀ ਨੂੰ ਮਿਲੀ, ਜੋ ਅੰਮ੍ਰਿਤਸਰ ਦੀ ਪਹਿਲੀ ਜੰਗ ਤੋਂ 
ਬਾਅਦ 25 ਭਾਦਰੋਂ' ਸੁਦੀ ਪੰਚਮੀ ਸੰਮਤ 1693 ਬਿ: (25 ਅਗਸਤ 1636 ਈ:) ਨੂੰ ਪ੍ਰਲੋਕ ਗਮਨ 
ਕਰ ਗਏ ਸਨ । ਇਨ੍ਹਾਂ ਦੇ ਬਾਅਦ ਫਿਰ ਭਾਈ ਮਨੀ ਸਿੰਘ ਦਾ ਹੀ ਜ਼ਿਕਰ ਆਉਂਦਾ ਹੈ । 

ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ, ਜੁੱਧਾਂ-ਜੰਗਾਂ ਤੋਂ ਵਿਹਲੇ ਹੋ ਕਹਿਲੂਰ ਦੀ ਰਿਆਸਤ ਵਿਚ 
ਨਵੇਂ ਨਗਰ ਕੀਰਤਪੁਰ ਨੂੰ ਜਾ ਵਸਾਇਆ ਸੀ, ਤੇ ਏਥੇ ਹੀ ਚੇਤ੍ਰ ਸੁਦੀ ਪੰਚਮੀ ਸੰਮਤ 1701 ਬਿ: 
(1644 ਈ?) ਨੂੰ ਜੋਤੀ ਜੋਤ ਸਮਾ ਗਏ ਸਨ । ਉਸ ਵੇਲੇ ਸ਼੍ਰੀ ਦਰਬਾਰ ਸਾਹਿਬ ਦਾ ਸੇਵਾਦਾਰ ਕੌਣ 
ਸੀ ? ਕੁਝ ਕਹਿਆ ਨਹੀਂ ਜਾ ਸਕਦਾਂ । 

ਸੋਢੀ ਮਿਹਰਬਾਨ ਮਾਘ ਸੁਦੀ ਪੰਚਮੀ ਸੰਮਤ 1696 ਬਿ: (18 ਜਨਵਰੀ 1640 ਈ:) ਨੂੰ 
ਆਪਣੇ ਪੁਤ੍ਰ ਹਰਿ ਜੀ ਨੂੰ ਗੱਦੀ ਦੇ ਕੇ ਪਰਲੋਕ ਗਮਨ ਕਰ ਗਏ, ਤੇ ਇਨ੍ਹਾਂ ਦਾ ਤਕਰੀਬਨ ਸਾਰਾ ਸਮਾਂ 
ਸ਼ੀ ਅੰਮ੍ਰਿਤਸਰ ਵਿਚ ਹੀ ਬਤੀਤ ਹੋਇਆ । ਹਰਿ ਜੀ ਦੀ ਮਿਰਤੁ 20 ਵੈਸਾਖ ਵਦੀ 11 ਸੰਮਤ 
1753 ਬਿ: (17 ਮਪ੍ਰੈਲ 1696 ਈ:) ਨੂੰ ਹੋਈ । ਇਸ ਦੇ ਪਿਛੋਂ ਸੋਢੀਆਂ ਦੀ ਸੰਗਤ ਤਿੰਨ 
ਹਿੱਸਿਆਂ ਵਿਚ ਵੰਡੀ ਗਈ ਤੇ ਇਨ੍ਹਾਂ ਨੂੰ ਵੰਡਣ ਵਾਲੇ ਸੋਢੀ ਹਰਿ ਗੋਪਾਲ, ਕਵਲ ਨੈਨ (ਕੌਲ ਜੀ) ਤੇ 
ਨਿਰੰਜਨ ਰਾਇ ਸਨ, ਜੋ ਅੰਮ੍ਰਿਤਸਰ ਵਿਚ ਸਿਰਫ ਤਿੰਨ ਸਾਲ ਹੀ ਟਿਕ ਸਕੇ । 

ਇਸ ਤਰ੍ਹਾਂ ਸਾਨੂੰ ਭਾਈ ਗੁਰਦਾਸ ਜੀ ਦੇ ਬਾਦ ਤੀਸਰਾ ਗ੍ਰੰਥੀ ਭਾਈ ਮਨੀ ਸਿੰਘ ਨੂੰ ਸਮਝਣਾ 
ਚਾਹੀਦਾ ਹੈ । ਸਿੱਖ ਸਤਿਗੁਰੂਆਂ ਵਿਚੋਂ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਬਾਅਦ ਨੌਵੇਂ ਪਾਤਸ਼ਾਹ 
ਗੁਰੂ ਤੇਗ ਬਹਾਦਰ ਜੀ ਮੌਘਰ ਸੁਦੀ ਪੂਰਨਮਾਸ਼ੀ ਸੰਮਤ 1721 ਬਿ: (22 ਨਵੰਬਰ, 1664 ਈ:) 
ਨੂੰ ਪਰਿਵਾਰ ਸਮੇਤ ਸ਼੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਆਏ ਸਨ । ਅੱਗੋਂ ਸੋਢੀ ਹਰਿ ਜੀ ਦੇ 
ਕਾਰਿੰਦਿਆਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ ਸਨ । 

ਮਨੀ ਸਿੰਘ ਜੀ, ਭਾਈ ਸੇਵਾ ਸਿੰਘ ਦੇ ਕਥਨ ਅਨੁਸਾਰ, ਸੀਸ-ਭੇਟ ਕੌਤਕ ਤੋਂ ਬਾਅਦ ਉਸੇ 
ਸਾਲ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ, ਤੇ ਇਨ੍ਹਾਂ ਨੇ ਜੇਠ ਸੁਦੀ ਚੌਥ ਨੂੰ ਸ਼੍ਰੀ ਗੁਰੂ ਸਾਹਿਬ ਦਾ ਪ੍ਰਕਾਸ਼ 
ਕੀਤਾ ਤੇ ਪਿਛਲੀ ਸੋਢੀਆੰਂ ਦੀ ਚਲਾਈ ਮਰਯਾਦਾ? ਨੂੰ ਬੰਦ ਕਰ ਕੇ ਗੁਰ-ਮਰਯਾਦਾ ਦਾ ਪ੍ਰਵਾਹ 
ਚਲਾਇਆ ਸੀ । 

1. ਪਹਿਲੀ ਜੰਗ 17 ਵੈਸਾਖ ਵਦੀ ਐੱਠੇੱ' ਸੰਮਤ 1691 ਬਿ: (15 ਮ਼ਪ੍ਰੈਲ 1634 ਈ:) ਨੂੰ ਹੋਈ ਸੀ । 
2. ਪ੍ਰਿਥੀ ਚੰਦੀਏ ਗੁਰੂ ਅਰਜੁਨ ਦੇਵ ਜੀ ਤੋਂ ਬਾਅਦ ਛ਼ੇਵੀਂ-ਸੌਂਤਵੀਂ ਤੇ ਅੱਠਵੀਂ ਪਾਤਿਸ਼ਾਹੀ ਬਾਬਾ ਪ੍ਰਿਸੀ 
ਚੰਦ ਤੇ ਇਨ੍ਹਾਂ ਦੇ ਪੁੜ੍ਹ ਮਿਹਰਬਾਨ ਤੇ ਪੋਤ੍ਰੇ ਹਰਿ ਜੀ ਨੂੰ ਮੰਨਦੇ ਸਨ । ਬਾਕੀ ਕਥਾ-ਕੀਰਤਨ, ਸੋਦਰ ਦੀ 
ਚੌਕੀ ਆਦਿ ਪੁਰਾਣੀ ਮਰਯਾਦਾ, ਜੋ ਗੁਰੂ ਅਰਜਨ ਦੇਵ ਜੀ ਦੇ ਸਮੇਂ ਸ੍ਰੀ ਦਰਬਾਰ ਸਾਹਿਬ ਵਿਚ ਸੀ, ਉਸ 
ਵਿਚ ਕੋਈ ਤਬਦੀਲੀ ਇਨ੍ਹਾਂ ਵਲੋਂ ਹੋਈ ਨਹੀਂ ਜਾਪਦੀ । ਪੁਸ਼ਟੀ ਵਜੋਂ ਸਾਡੇ ਕੋਲ ਸੋਢੀ ਕੌਲ ਜੀ ਦੇ ਪੁੜਹ 
ਸੋਢੀ ਅਭੈ ਰਾਮ ਤੋਂ ਬਾਦ ਗੌਂਦੀ ਤੇ ਬੈਠੇ ਸੋਢੀ ਦਰਬਾਰੀ ਦੀ ਲਿਖਤ ਹੈ, ਜੋ ਇਉਂ ਲਿਖਦੇ ਹਨ : 
ਸੁਧ ਕਰ ਸੋਧ ਬਣਾਈ ਬਾਨੀ, ਪੜ੍ਹੇ ਸੁਨੈ ਮਿਟੈ ਆਵਨ ਜਾਨੀ, 
ਭਗਤਾਂ ਮਹਿਲਾਂ ਕੀ ਕਰ ਇਕੌਠੀ ਬਾਣੀ ਗ੍ਰੰਥ ਸੁਹਾਈ ਜੀ ।2। ਬਾਕੀ ਅਗਲੇ ਪੰਨੇ ਤੇ 


30 ਸ਼ਹੀਦ ਬਿਲਾਸ (ਭਾਈ ਮਨੀ ਜਿੰਘਰ£ 31 


ਭਾਈ ਸੇਵਾ ਸਿੰਘ ਦੇ ਕਥਨ ਅਨੁਸਾਰ, ਭਾਈ ਮਨੀ ਸਿੰਘ ਸਿੱਖ-ਸੰਗਤਾਂ ਨੂੰ ਨਾਲ ਲੈ ਕੇ ਕਈ 
ਵਾਰ ਦਰਸ਼ਨਾਂ ਨੂੰ ਸ਼੍ਰੀ ਆਨੰਦਪੁਰ ਆਇਆ । ਅੱਸੂ ਦੀ ਪਹਿਲੀ ਸੰਮਤ 1757 ਬਿ: (7 ਸਤੰਬਰ, 

1700 ਈ;) ਨੂੰ ਹਾਥੀ ਨਾਲ ਲੜਨ ਵਾਲੀ ਜੰਗ ਵਿਚ, ਜਿੱਥੇ ਇਸ ਦੇ ਦੋਹਾਂ ਪੁਤ੍ਹਾਂ, ਭਾਈ ਬਜ੍ਹਿਤ 

ਸਿੰਘ ਤੇ ਉਦੈ ਸਿੰਘ, ਨੂੰ ਗੁਰੂ ਸਾਹਿਬ ਨੇ ਥਾਪੜਾ ਦੇ ਕੇ ਮੈਦਾਨੇ ਜੰਗ ਵਿਚ ਮੁਕਾਬਲੇ ਤੇ ਭੇਜਿਆ ਸੀ, 

ਉਥੇ ਇਸ ਨੂੰ ਵੀ ਸੌਂਦ ਕੇ ਤੋਰਿਆ, ਜਿਵੇਂ ਕਿ ਲਿਖਿਆ ਹੈ : 
ਲੋਹ ਗਢੇ ਬਰ ਬੀਰ ਮਨੀ ਸਿੰਘ ਮੌਦ੍ਰਜ ਏ ਭੱਟ ਤੀਰ ਬੁਲਾਯੋ । 
ਢਾਲ ਕ੍ਰਿਪਾਨ ਬੰਦੂਕ ਕਮਾਨ, ਦਏ ਸਭ ਆਯੁਧ ਮਾਨ ਬਢਾਯੋ ।561 
(ਵੀਰ ਸਿੰਘ ਬਲ ਕ੍ਰਿਤ ਸਿੰਘ ਸਾਗਰ, ਅਧਿਆਇ 11) 
ਅੰਮ੍ਰਿਤ ਦੀ ਪਹਿਲੀ' ਰਸਮ ਅਦਾ ਹੋਣ ਦੇ ਬਾਅਦ ਕਵੀ ਸੈਨਾਪਤਿ ਦੇ ਕਥਨ ਅਨੁਸਾਰ ਇਹ 
ਆਨੰਦਪੁਰ ਦੀ ਪਹਿਲੀ ਜੰਗ! ਸੀ, ਜਿਸ ਵਿਚ ਇਹ ਤਿੰਨੇ ਪਿਉ ਪੁਤ੍ਰ ਸ਼ਾਮਲ ਹੋਏ ਸਨ । ਰਾਜਾ 
ਅਜਮੇਰ ਚੰਦ ਤੇ ਉਸ ਦੇ ਸਾਥੀਆਂ ਦੀਆਂ ਸਹੁੰਆਂ-ਸੁੰਗਧਾਂ ਤੇ ਕਿ ਅਸੀਂ ਹੁਣ ਘਰ ਜਾਣ ਜੋਗੇ ਹੋਂ 
ਉਨ੍ਹਾਂ ਦੀ ਅਧੀਨਗੀ ਨੂੰ ਵੇਖ ਕੇ, ਭਾਈ ਮਨੀ ਸਿੰਘ ਆਦਿ ਜੋਧਿਆਂ ਸਮੇਤ ਕੀਰਤਪੁਰ ਲੰਘ ਕੇ 
ਨਿਰਮੋਹ ਗੜ੍ਹ ਦੇ ਟਿੱਲੇ ਤੇ ਆ ਕੇ ਡੇਰਾ ਲਗਾ ਦਿੱਤਾ । 
ਰਾਜਾ ਅਜਮੇਰ ਚੰਦ ਨੇ, ਜੇ ਮੋਕਾ ਤਾੜੂ ਸੀ, ਸਹੁੰਆਂ-ਸੁਗੰਧਾਂ ਨੂੰ ਇਕ ਪਾਸੇ ਰੱਖ, ਵਜ਼ੀਰ ਖਾਂ 
ਨਾਜ਼ਮ ਸਰਹੰਦ ਨੂੰ ਮਿਲ ਕੇ ਰੁਸਤਮ ਖਾਂ ਨੂੰ ਚੜ੍ਹਾ ਲਿਆ, ਜਿਵੇਂ ਕਿ ਲਿਖਿਆ ਹੈ : 
ਸਾਹਿਬ ਬਚਨ ਅਲਾਇਆ ਅਨੰਦ ਮਨੈ ਮੁਸਕਾਇ ਕੈ । 
ਚੈਂਚਲ ਸਿੰਘ ਜੁਝਾਰ ਸਿੰਘ ਨੂੰ ਪਾਸ ਬਹਾਇ ਕੈ । 
ਤੁਰਕਾਂ ਦੀਆਂ ਫੌਜਾਂ ਆਈਆਂ ਸਿੰਘਾਂ ਉਪਰ ਗੁੱਸਾ ਖਾਇ ਕੈ । 
ਭਾਈ ਸੈਣਾ ਸਿੰਘ ਸੌਦਿਆ ਅਰਦਾਸ ਧਰੀ ਲਿਖਵਾਇ ਕੈ । 
ਕੀ ਕਰਨਾ ਹੈ ਉਸ ਸਮੇ' ਜਾਂ ਬਿਜ ਪਵੈ ਝਰਨਾਇ ਕੈ । 
ਬੋਲਿਆ ਚਿੱਤ੍ਰ ਬਚਿੱਤ੍ਰ ਸਿੰਘ ਰਨ ਹੌਲੀ ਖੇਲੈਂ ਜਾਇ ਕੈ । 
ਪਹਿਲਾ ਖੰਡਾ ਝਾੜਨਾਂ ਰੁਸਤਮਾਂਦੇ ਸਿਰ ਕੜਕਾਇ ਕੈ । 
(ਵਾਰ ਪੁਰਾਤਨ ਪਾ: 10) 

1- ਇਹ ਜੰਗ ਪ੍ਰੋਗਰਾ;' ਦੇ ਮੁਤਾਬਕ ਮਿਥ ਕੇ ਹੋਈ ਸੀ । ਨਿੱਕੀਆਂ-ਮੋਟੀਆਂ ਮੁੱਠ ਭੇੜਾਂ ਅੱਗੇ ਕਈ ਹੋ 
ਚੁੱਕੀਆਂ ਸਨ । 

2. ਰੁਸਤਮ ਖਾਂ ਦੀ ਖਾਨਗਾਹ ਨਿਰਮੋਹ ਗੜ੍ਹ ਤੋਂ ਇੱਕ ਮੀਲ ਦੋ ਫਰਲਾਂਗ ਝੱਖੀਆਂ ਪਿੰਡ ਦੀ ਜ਼ਮੀਨ ਵਿਚ 
ਹੈ, ਜਿਸ ਨੂੰ ਸਾਹੀ ਟਿੱਬੀ ਬੋਲਦੇ ਹਨ । ਏਥੇ ਹੀ 7 ਪੋਹ 1762 ਬਿ: (6 ਦਸੰਬਰ, 1705 ਈ:) ਨੂੰ 
ਭਾਈ ਉਦੈ ਸਿੰਘ ਨੇ ਪੰਜਾਹ ਸਿੰਘਾਂ ਸਮੇਤ ਸ਼ਹੀਦੀ ਪਾਈ ਸੀ । 

ਪਿਛਲੇ ਦੀ ਬਾਕੀ 

ਸਗਲੀ ਸੰਗਤ ਮਾਰਗ ਪਾਈ, ਸੱਚ ਦ੍ਰਿੜਾਇਆ ਸਿਮਰਨ ਲਾਈ, 
ਕਥਾ ਕੀਰਤਨ ਸੋਹਿਲਾ ਸੋਦਰ, ਭਲੇ ਬੰਧੇਜ ਬੰਧਾਈ ਜੀ ।3। 

(ਗੁਰੂ ਪ੍ਰਿਥੀ ਚੰਦ ਗ੍ਰੇਰ-ਬੰਸਾਵਲੀ, ਪਤ੍ਰਾਂ 7) 
ਸੋਢੀ ਦਰਬਾਰੀ ਨੇ ਆਪਣੀ ਪੁਸਤਕ ਵਿਚ ਦੱਸਿਆ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਬੀੜ ਰਚ ਕੇ 
ਸਿੱਖ-ਸੰਗਤ ਨੂੰ ਚੰਗੇ ਮਾਰਗ ਤੇ ਚਲਾਇਆ ਅਤੇ ਬੰਧੇਜ ਕਾਇਮ ਕੀਤੇ ਸਨ । 

ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 18੬32 


ਮਜ਼ੇ ਦੀ ਗੌਲ ਇਹ ਹੈ ਕਿ ਭਾਈ ਸਾਹਿਬ ਦੇ ਤਕਰੀਬਨ ਸਾਰੇ ਹੀ ਪੁਤ ਇਸ ਧਰਮ ਯੁੱਧ 
ਵਿਚ ਅਗਲੀ ਕਤਾਰ ਵਿਚ ਹੋ ਕੇ ਲੜੇ । ਇਸ ਦੀ ਪ੍ਰੋੜ੍ਹਤਾ ਭਾਈ ਸੰਤੋਖ ਸਿੰਘ, ਜੀ ਵੀ ਕਰਦੇ ਹਨ : 
ਪਿੱਖ ਅਜੀਤ ਸਿੰਘ ਗਮਨੇ ਆਗੇ ਉਦੈ ਸਿੰਘ ਰਿਸ ਧਾਰੀ । 
ਆਲਿਮ ਸਿੰਘ ਦਯਾ ਸਿੰਘ ਪਹੁੰਚਯੋ ਮੁਹਕਮ ਸਿੰਘ ਅਗਾਰੀ । 111 
'ਬਖਸਸ ਸਿੰਘ ਬਖਸੀਸ ਸਿੰਘ ਜੁਗ, ਈਸਰ ਸਿੰਘ ਸੁ ਕ੍ਰੋਧਾ । 
ਸ਼ੇਰ ਸਿੰਘ ਦੇਵਾ ਸਿੰਘ ਉਮਡਯੋ, ਬਰ ਬ਼ਚਿਤੁ ਸਿੰਘ ਜੋਧਾ। 121 
ਨਾਹਰ ਸਿੰਘ ਗਰਜਾ ਸਿੰਘ ਗਰਜਯੋ ਅਜਬ ਸਿੰਘ ਤਤਕਾਲਾ । 
ਗਯੋ ਅਜਾਇਬ ਸਿੰਘ ਤਹਾ ਕੋ ਸੰਤ ਸਿੰਘ ਰਿਪ ਕਾਲਾ ।13। 
ਅਨਿੰਕ ਸਿੰਘ ਭਗਵਾਨ ਸਿੰਘ ਤਹ ਮਹਾ ਸਿੰਘ ਹਯ ਪ੍ਰੇਰਾ । 
ਧਰਮ ਸਿੰਘ ਸਾਹਿਬ ਸਿੰਘ ਧਾਏ, ਰਾਮ ਸਿੰਘ ਰਸ ਹੇਰਾ ।13। 
(ਗੁਰੂ ਪ੍ਰਤਾਪ ਸੂਰਜ ਗ੍ਰੰਥ, ਰੁਤ 4, ਅੰਸ਼ੂ 45) 
ਏਥੋਂ ਮਾਲੂਮ ਹੁੰਦਾ ਹੈ ਕਿ ਭਾਈ ਮਨੀ ਸਿੰਘ ਤੇ ਉਸ ਦੇ ਪੁਤ੍ਰਾਂ ਦੀ ਕਾਰ-ਗੁਜ਼ਾਰੀ ਤੋਂ ਗੁਰੂ 
ਸਾਹਿਬ ਨੂੰ ਅਪਾਰ ਤਸੱਲੀ ਤੇ ਖੁਸ਼ੀ ਸੀ, ਤੇ ਇਸ ਦੀ ਸਨਦ ਵਜੋਂ ਗੁਰੂ ਜੀ ਨੇ ਸੰਮਤ 1760 ਬਿ: 
- (1703 ਈ:) ਵਿਚ ਇੱਕ ਉਚੇਚਾ ਹੁਕਮਨਾਮਾ! ਸ਼ਖਸ਼ ਕੇ ਉਨ੍ਹਾਂ ਨੂੰ ਨਿਵਾਜਿਆ ਸੀ । ਇਹ 
ਹੁਕਮਨਾਮਾ, ਜਿਸ ਦਾ ਜ਼ਿਕਰ ਸ਼ਹੀਦ ਬਿਲਾਸ ਵਿਚ ਸੇਵਾ ਸਿੰਘ ਨੇ ਕੀਤਾ ਹੈ; ਸਾਡੇ ਪਾਸ 
ਸੁਰੱਖਿਅਤ ਹੈ । ਇਸ ਦੀ ਨਕਲ ਹੇਠਾਂ ਦਰਜ ਹੈ : 
੧ਓੱ'ਸੇਤਿਗੁਰੂ ਪੂਸਾਦਿ ॥ 
ਸ਼ਰੀ ਸਤਿਗੁਰੂ ਜੀ ਕੀ ਆਗਿਆ ਹੈ । ਭਾਈ ਬਚ੍ਰਿਤ ਸਿੰਘ ਜੀ ॥ ਭਾਈ ਉਦੈ ਸਿੰਘ ਜੀ॥ 
ਭਾਈ ਅਨਿਕ ਸਿੰਘ ਜੀ ॥ ਭਾਈ ਅਜਬ ਸਿੰਘ ਜੀ ॥ ਭਾਈ ਅਜਾਇਬ ਸਿੰਘ ਜੀ ॥ 
ਨਾਇਕ ਮਾਈ ਦਾਸੁ ਵੋਇ ਮਨੀ ਸਿੰਘ ਨੂੰ ਵਾਹਗੁਰੂ ਸਰਮ ਰੱਖੇਗਾ ॥ ਤੁਸੀਂ ਮੇਰੇ ਪੁੜ੍ਹ 
ਫਰਜੰਦਹ ਖਾਨ ਜਾਦ ਹੋਂ ॥ ਤੁਸਾਂ ਉੱਪਰ ਮੇਰੀ ਖੁਸ਼ੀ ਹੈ ॥ ਸਭ ਵਰਤਾਰੇ ਕੈ ਤੁਸੀਂ 
ਮਹਿਰਮ ਹੋ ॥ ਹੋਰ ਕੌਡੀ ਦਮੜੀ ਪੈਸਾ ਧੇਲਾ ਰੁਪੈਆ ਰਛਿਆ ਦਾ ॥ ਜੋ ਅਸਾਨੂ 
ਦੇਹਿਗਾ॥ ਇਹ ਮੇਰੇ ਪੁਤ੍ਰ ਫਰਜੰਦ ਹੈਨਿ ॥ ਸਿਖਾ ਪੁਤਾ ਦਾ ਵਾਦਾ ਵ ਲਾ ਹੈ ॥ ਜੇ ਲੋਚ 
ਕੇ ਸੇਵਾ ਕਰੋਂਗੇ ਤੁਸਾਡੀ ਸੇਵਾ ਦਰਗਾਹਿ ਥਾਇ ਪਵੈਗੀ ॥ ਤੁਸਾਂ ਉਪਰ ਵਾਹਗੁਰੂ 
ਰਛਿਆ ਕਰੇਗਾ ॥ (ਸੰਵਤ 1760 ਮਿਤੀ ਕਤਕ 1) 
ਸੰਮਤ 1763 ਬਿ: (1706 ਈ:) ਦੀ ਜੇਠ ਸੁਦੀ ਚੌਥ ਨੂੰ ਦੇਸਾ ਸਿੰਘ ਭੱਟ ਦੀ ਟੋਲੀ ਸ਼੍ਰੀ 
ਅੰਮ੍ਰਿਤਸਰ ਪਹੁੰਚੀ ਭਾਈ ਮਨੀ ਸਿੰਘ ਦੇ ਪੋਤ੍ਰੇ ਭਾਗੂ ਸਿੰਘ ਦੀ ਵਧਾਈ ਲਈ । ਇਸ ਮੌਕਿਆਂ ਤੇ 
ਦੇਸਾ ਸਿੰਘ ਭਂਟ ਨੇ ਦੂਜਾ ਦੋਹਾ ਕਹਿਆ : 
ਜਲਹਾਨੇਂ ਪੰਵਾਰ ਬਾਂਕੋ ਅਲੀ ਪੁਰ ਕੇ ਬੰਝਰਉਤੋ! ਤਉ ਸੇ ਕੋਨ ਅਰੈ । 
ਜਸਵਾਰੀ ਗਾਮ ਕਾ ਮਰਿਆ ਕੇਸਰੀ, ਹਾਥੀ ਗੈਲ ਲਰੈ । 
ਬਚ੍ਰਿੰਤ ਸਿੰਘ ਤੇਰੀ ਬ਼ਰਛੀ ਰੋਸ਼ਨ, ਤੇਰੀ ਸਾਂਗ ਝਰਮਲ ਕਰੈ । 
1. ਇਸ ਹੁਕਮ ਨਾਮੇ ਦੀ ਫੋਟੋ ਗੁਰਬਖਸ਼ ਸਿੰਘ ਝੁਬਾਲੀਆ ਕ੍ਰਿਤ ਸ਼ਹੀਦੀ ਜੀਵਨ ਸ੍ਰੀ ਨਨਕਾਣਾ ਸਾਹਿਬ ਦੇ 
ਪੰਨਾ 418 ਤੇ ਹੈ । 
32 ਸ਼ਹੀਦ ਬਿਲਾਸ (ਭਾਈ ਮਨੀ 33 


ਤੇਰੇ ਨਾਮ ਥੀ ਰਿਪ ਥਰ ਥਰ ਕਾਂਪੈ, ਤੇਰੀ ਪਰਥਬਤੀ ਹਲਕ ਪਰੈ । 

ਧਨ ਮਾਤਾ ਤਉ ਸੀਤੋ ਥਾਈ ਤੇਰੇ ਪਾਚ ਸਪੂਤ! ਰਨੈ ਲਰ ਮਰੈ?ੈ। 

ਬੀਰ ਮਨੀ ਸਿੰਘ ਜਸ ਤਉ ਕਾ ਗਾਊਂ, ਤੇਰਾ ਨਾਮ ਚਉਂ' ਕੁੰਟੀ ਮੁਖ ਪਰੈ । 

ਧਨ ਧਨ ਦਿਆਲ ਦਾਸ ਜਸ ਤਉ ਕਾ, ਖੰਡ ਬੂਹਿਮੰਡ ਮੂੰਡ ਸਬ ਉਚਰੈ । 

ਚਾਰ ਬਰਨ ਖਟ ਦਰਸ਼ਨ ਸਾਰੇ, ਰਟਤ ਨਾਮ ਨਿਸ ਬਾਸਰ ਘਰੈ । 

ਜਸ ਜੋੜਾ ਦੇਸਾ ਸਿੰਘ ਭੇਂਟ ਭਨਿਆ, ਸਾਲ ਸ੍ਹਾਂ ਸੈ ਤ੍ਰੈ ਸੌਠੇ ਉੱਜਲ 

ਦਾਨ ਦੀਓ ਗਲਜੰਟ ਕਰਰੈ । 

ਕੀ ਬਧਾਈ ਪੌਤੇ ਭਾਗੂ ਸਿੰਘ ਕੀ ਗੁਰੂ ਚੌਕ ਕੇ ਮਲਹਾਨ, ਜੇਠ ਚਾਨਨਾ 

ਚੌਥ ਰੁਪਉਂ ਸੇ ਮੂੰਡ ਭਟੋਂ ਕਾ ਭਰੈ ।2। 

ਇਸੇ ਸਾਲ ਦੱਖਣ ਪਿਆਨੇਂ ਤੋਂ 10 ਦਿਨ ਪਹਿਲੋਂ ਗੁਰੂ ਸਾਹਿਬ ਨੇ ਲੱਖੀ ਜੰਗਲ ਦੇ ਪਿੰਡ ਸਾਬੋ 

ਕੀ ਤਲਵੰਡੀ (ਦਮਦਮਾ ਸਾਹਿਬ) ਤੋਂ ਕਸਾਈਆਂ ਦੇ ਬਿੰਗ ਦਾ ਹਵਾਲਾਂ ਦੇ ਕੇ ਸਿੱਖ-ਸੰਗਤਾਂ ਦੇ ਨਾਮ 
ਸੱਦ ਕੀਤੀ ਤਾਂ ਭਾਈ ਮਨੀ ਸਿੰਘ ਜੀ ਸੰਗਤ ਸਮੇਤ ਸ਼੍ਰੀ ਅੰਮ੍ਰਿਤਸਰ ਤੋਂ' ਗੁਰੂ ਚਰਨਾਂ ਵਿਚ ਹਾਜ਼ਰ 
ਰੋਏ : 


ਦਖਣ ਨੂੰ ਟੁਰੇ ਦਮਦਿਓਂ 
ਪਾਤਸ਼ਾਹੀ 10 
ਗੁਰੂ ਜੀ ਨੇ ਦਖਣ ਜਾਣੇ ਕੀ ਤਿਆਰੀ ਕੀਤੀ ।... ... 
ਸੁਣ ਕੋ ਗੁਰੂ ਜੀ ਦਾ ਬਾਕ ਸਰਬਤ੍ਰ ਖਾਲਸੇ ਨੇੜੇ ਦੂਰ ਕੋ ਹੁਮ ਹੁਮਾ ਕੇ ਆਏ ਦਰਸ਼ਨਾਂ 
ਨੂੰ । ਭਾਈ ਰੂਪ ਤੇ ਧਰਮ ਸਿੰਘ ਆਇਆ । ਅੰਮ੍ਰਿਤਸਰ ਤੇ ਮਨੀ ਸਿੰਘ ਜੀ ਆਏ 
ਸੰਗਤ ਕੋ ਸਾਥ ਲੈ ਕੇ । ਰਾਮ ਦਾਸੋ ਭਾਈ ਗੁਰਬਖਸ ਸਿੰਘ ਜੀ ਆਏ, ਸੰਗਤ ਕੋ ਸਾਥ 
ਲੈ ਕੇ । ਆਪਣੀ ਆਪਣੀ ਭੇਟਾ ਰਖੀ ਸਰਬੜਤ੍ਹ ਨੇ । ਦਰਬਾਰੀ ਘਰਬਾਰੀ ਦੀਵਾਨ ਸੇ ਗੁਰੂ 
ਜੀ ਕੇ, ਉਨ੍ਹਾਂ ਬੇਨਤੀ ਕੀਤੀ, “ਪਾਤਸ਼ਾਹ ! ਸਭ ਸਿੱਖ ਕੋਈ ਚਲਿਆ ਆਵਦਾ ਹੈ । 
ਦਖਣ ਭੱਠ ਪਈ ਕਾ ਕੀ ਨਾਉ ਲੈਦੇ ਹਉ ।” 
ਗੁਰੂ ਜੀ ਬਚਨ ਕੀਤਾ, “ਨਾ ਵੇ!! ਸਾਡਾ ਕੰਮ ਹੀ ਹੈ, ਅਸਾ ਨੂੰ ਜ਼ਰੂਰ ਜਾਣਾ ਹੀ ਹੈ ... । 
ਭਾਈ ਗੁਰਬਖਸ਼ ਸਿੰਘ, ਭਾਈ ਮਨੀ ਸਿੰਘ, ਭਾਈ ਧਰਮ ਸਿੰਘ, ਦਾਨ ਸਿੰਘ ਕਾ ਬੇਟਾ 
ਗੁਰਬਖਸ਼ ਸਿੰਘ, ਭਾਈ ਸੰਤੋਖ ਸਿੰਘਏ ਪੰਜੇ ਨਾਮਦਾਰ ਗੁਰੂ ਜੀ ਕੇ ਸਾਥ ਹੀ ਚੜ੍ਹੇ ਚਰਨ 
ਕਮਲੋਂ ਕੇ... ਕਤਿਕ ਸੁਦੀ ਤਿਥਿ ਪੰਚਮੀ...ਸੇਵਾ ਪਹਿਰ ਦਿਨ ਚੜੇ ਕੂਚ ਕੀਆ ਦਖਣ 
ਕਉ । 105। (ਸਾਧੂ ਦਿਆਲ ਦਾਸ ਕ੍ਰਿਤ ਦੌਰੇ ਦੀ ਸਾਖੀ ਪੋਥੀ) 
1. ਭਾਈ ਉਦੈ ਸਿੰਘ 7 ਪੋਹ ਸੁਦੀ ਦੂਜ ਸੰਮਤ 1762 ਬਿ: (6 ਦਸੰਬਰ, 1705 ਈ:) ਨੂੰ ਨਿਰਮੋਹ ਗੜ੍ਹ 
ਤੋਂ ਅੱਗੇ ਸ਼ਾਹੀ ਟਿੱਬੀ ਤੇ, ਭਾਈ ਅਨਿਕ ਸਿੰਘ ਅਜਬ ਸਿੰਘ ਤੇ ਅਜਾਇਬ ਸਿੰਘ 8 ਪੋਹ ਨੂੰ ਸ੍ਰੀ ਚਮਕੌਰ 
ਸਾਹਿਬ ਦੇ ਜੁੱਧ ਵਿਚ ਸ਼ਹੀਦੀਆਂ ਪਾ ਗਏ ਸਨ । ਭਾਈ ਬਚਿਤ੍ਰ ਸਿੰਘ ਜੀ 7 ਮੋਹ ਪੋਹ ਨੂੰ ਮਲਕ ਪੁਰ, 
(ਨਜ਼ਦੀਕ ਰੋਪੜ) ਦੇ ਰੰਪੜਾਂ ਦੇ ਹੱਥੋਂ ਜ਼ਖਮੀ ਹੋ ਕੇ ਕੋਟਲਾ ਨਿਹੰਗ ਵਿਖੇ 8 ਪੋਹ ਦੀ ਸਵੇਰ ਨੂੰ ਗੁਰਪੁਰੀ 
ਪਧਾਰ ਗਏ ਸਨ । 
2. ਪੁਰਾਤਨ ਲਿਖਤੀ ਬੀੜਾਂ ਵਿਚ ਖਿਆਲ ਪਾਤਸ਼ਾਹੀ 10, ਤੇ ਮਾਝ ਪਾਤਿਸ਼ਾਹੀ 10 ਦੋ ਸ਼ਬਦ ਚਾਰ-ਚਾਰ 
ਤੁਕਾਂ ਦੇ ਹਨ, ਤੇ ਮਾਝ ਪਾ: 10 ਗੁਰੂ ਜੀ ਨੇ ਸਿੱਖ-ਸੰਗਤਾਂ ਪਹੁੰਚਣ ਤੇ ਉਚਾਚਿਆ ਸੀ । 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


98834 


ਇਸ ਦੀ ਪੁਸ਼ਟੀ ਹੁਕਮਨਾਮਾ ਪਾ: 10 ਤੋਂ', ਜੋ 20 ਕੱਤਕ' 1763 ਬਿ: (21 ਅਕਤੂਬਰ, 
1706 ਈ?)) ਨੂੰ ਭਾਈ ਰੂਪੇ ਦੀ ਸੰਗਤ, ਭਾਈ ਧਰਮ ਸਿੰਘ ਆਦਿ ਦੇ ਨਾਮ ਭੇਜਿਆ ਸੀ, ਹੁੰਦੀ ਹੈ : 
੧ਉ'ਸਿਰੀ ਸਤਿਗੁਰੂ ਜੀ । 
ਸਿਰੀ ਗੁਰੂ ਜੀ ਕੀ ਆਗਿਆ ਹੈ । ਸਰਬਤ ਸੰਗਤ ਬੈਰਾੜਾ ਕੀ ਗੁਰੂ ਰੱਖੇਗਾ, ਗੁਰੂ 
ਗੁਰੂ ਜਪਣਾ ਜਨਮ ਸਉਰੇਗਾ... ਭਾਈ ਧਰਮ ਸਿੰਘ ਰੂਪੇ ਕਾ । ਸਰਬਤ ਸੰਗਤ 
ਬੈਰਾੜਾ ਕੀ, ਭਾਈ ਰੂਪੇ ਕੀ ਵਸਦੀ ਕੀ ਗੁਰੂ ਰਖੇਗਾ । ੪ । ਬੈਲ ਹਛੇ ਬਹਿਲਾ ਨੂੰ 
ਭੇਜਣੇ ਹੁਕਮ ਦੇਖਦਿਆ, ਮੇਰੀ ਤੁਸਾ ਉਪਰਿ ਖੁਸ਼ੀ ਹੈ, ਅਸਾਂ ਦਖਣ ਕੇ ਕੂਚ ਕੀਤਾ 
ਹੈ । ਜਿਨਿ ਸਿੱਖ ਸਾਡੇ ਨਾਲਿ ਚਲਣਾ ਹੋਇ ਤਿਨ ਹੁਕਮ ਦੇਖਦਿਆ ਹਜੂਰਿ 
ਆਵਣਾ...। 
(ਸਮਤ 1763 ਮਿਤੀ ਕਤਕੋ 20) 
ਸ਼ਹੀਦ ਬਿਲਾਸ ਦੇ ਕਥਨ ਅਨੁਸਾਰ ਭਾ: ਮਨੀ ਸਿੰਘ ਬਘੌਰ ਤੋਂ ਵਾਪਸ ਅੰਮ੍ਰਿਤਸਰ ਆ ਗਏ 
ਸਨ । ਗੁਰੂ ਸਾਹਿਬ ਦੇ ਦੱਖਣ ਚਲੇ ਜਾਣ ਦੇ ਉਪਰੰਤ ਸਿੱਖਾਂ ਵਿਚ ਕੁਝ ਉਦਾਸੀ ਛਾ ਗਈ ਸੀ । ਭਾਈ 
ਸਾਹਿਬ ਨੇ ਸਿੱਖਾਂ ਵਿਚ ਸ਼ਰਧਾ-ਭਾਵ ਕਾਇਮ ਰੱਖਣ ਤੇ ਉਨ੍ਹਾਂ ਦੀ ਉਦਾਸੀ ਨੂੰ ਦੂਰ ਕਰਨ ਦਾ ਇਕ 
ਢੰਗ ਬਾਬਾਣੀਆਂ ਕਹਾਣੀਆਂ ਕਰਨ ਦਾ ਸੋਚਿਆ । ਭਾਈ ਸੇਵਾ ਸਿੰਘ ਦੱਸਦੇ ਹਨ : 
ਦੌਖਨ ਦਿਸ ਸਤਿਗੁਰੂ ਗਏ, ਸੰਗਤ ਭਈ ਉਦਾਸ । 
ਧੀਰਜ ਦੇਵੇ ਮਨੀ ਸਿੰਘ ਰੌਂਚ ਸਾਖੀਆਂ” ਖਾਸ । 99 । (ਸ਼ਹੀਦ ਬਿਲਾਸ) 
ਸਰੀ ਦਸ਼ਮੇਸ਼ ਜੀ ਕੱਤਕ ਸੁਦੀ ਪੰਚਮੀ 1765 ਬਿ: (1708 ਈ) ਨੂੰ ਨਦੇੜ (ਦਖੇਣ) 
ਵਿਚ ਜੋਤੀ ਜੋਤ ਸਮਾ ਗਏ । ਇਨ੍ਹਾਂ ਤੋਂ ਪਿੱਛੋਂ ਸਿੱਖੀ ਦੀ ਲਹਿਰ ਨੂੰ ਸੋਕੇ ਦਾ ਖ਼ਤਰਾ ਸੀ । 
ਭਾਈ ਮਨੀ ਸਿੰਘ ਨੇ ਸਮੇ' ਦੀ ਨਜ਼ਾਕਤ ਨੂੰ ਪਛਾਣਦੇ ਹੋਏ ਸੰਮਤ 1766 ਬਿ:.(1709 ਈ:) 
ਦੀ ਵੈਸਾਖੀ ਸ਼੍ਰੀ ਅੰਮ੍ਰਿਤਸਰ ਮਨਾਉਣ ਲਈ ਦੂਰ ਦੂਰ ਤੱਕ ਪਤ ਘੱਲੇ। ਇਹ ਢੰਗ ਜਥੇਬੰਦੀ ਨੂੰ 
ਮਜ਼ਬੂਤ ਕਰਨ ਦਾ ਸੀ । 
ਵੈਸਾਖੀ ਦੇ ਸਮੇਂ ਉੱਤੇ ਅੰਮ੍ਰਿਤਸਰ ਇੱਕ ਮਹਾਜਨ ਚੂਹੜ ਮੌਲ, ਜੋ ਭਾਈ ਸੇਵਾ ਸਿੰਘ ਦੇ ਕਥਨ ` 
ਅਨੁਸਾਰ ਸੋਢੀ ਨਿਰੰਜਣ ਰਾਇ ਦਾ ਸੇਵਕ ਸੀ, ਦੇ ਪੁਤ ਰਾਮੂ ਮੇਲ ਨਾਨ ਸਿੱਖਾਂ ਦੇ ਇਕ ਜੱਥੇ ਦਾ ਤੂਤਾਂ 
ਦੀਆਂ ਤੂਤੀਆਂ (ਗੋਲਾਂ) ਦੀ ਨਿਗੂਣੀ ਸੂਰਤ ਅਖਤਿਆਰ ਕਰ ਗਿਆ, ਤੇ ਜ਼ੋਰ ਲਗਾਉਣ ਦੇ ਬਾਵਜੂਦ 
ਉਹ ਧਨਾਢ ਸੁਲਾਹ ਸਫ਼ਾਈ ਲਈ ਤਿਆਰ ਨਾ ਹੋਇਆ । ਉਹ ਜਾਂ ਕੇ ਨਾਜ਼ਮ ਲਾਹੌਰ ਰਾਹੀਂ ਸਹਾਇ 


1. ਇਸ ਤਰ੍ਹਾਂ 20 ਕੱਤਕ ਤੋਂ ਦੌਰੇ ਦੀ ਸਾਖੀ ਪੋਥੀ ਦੀ ਦੱਸੀ ਬਿੱਤ ਦੇ ਮੁਤਾਬਕ ਪੂਰੇ ਦਸ ਦਿਨ ਬਣਦੇ ਹਨ । 
ਕੱਤਕ ਸੁਦੀ ਪੰਚਮੀ ਨੂੰ 29 ਕੱਤਕ ਹੈ । ਇਸ ਤੋਂ ਸਪੇਸ਼ਟ ਹੈ ਕਿ ਭਾਈ ਮਨੀ ਸਿੰਘ ਉਸ ਵੇਲੇ ਸੀ 
ਦਰਬਾਰ ਸਾਹਿਬ ਦੇ ਗੁੰਥੀ ਸਨ, ਤੇ ਸਾਥੋ ਕੀ ਤਲਵੰਡੀ ਆਏ ਤੋਂ ਏਥੋਂ ਹਮ ਰਕਾਬ ਹੋ ਕੇ ਰਾਜਪੂਤਾਨੇਂ 
ਦੇ ਪੂਸਿੱਧ ਨਗਰ ਬਘੋਰ ਤੱਕ ਗਏ ਸਨ । 

2. ਭਾਈ ਮਨੀ ਸਿੰਘ ਜੀ ਖ਼ੁਦ ਸਾਖੀਆਂ, ਕਵਿਤਾ ਜਾਂ ਵਾਰਤਕ ਵਿਚ ਨਹੀਂ ਸਨ ਲਿਖਦੇ, ਲਿਖਣ ਵਾਲੇ ਸ਼ਰਧਾਲੂ 
ਤਾਂ ਹੋਰ ਹੁੰਦੇ ਸਨ, ਜਿਸ ਤਰ੍ਹਾਂ ਸੰਤ ਗੁਲਾਬ ਸਿੰਘ ਦੀ ਲਿਖੀ ਗੁਰ ਪੁਣਾਲੀ ਪੰਨਾ 23 ਵਿਚ ਗਿਆਨ 
ਰਝਨਾਵਲੀਂ ਦਾ ਟੀਕਾ ਭਾਈ ਮਨੀ ਸਿੰਘ ਪਾਸੋਂ ਸੁਣ ਕੇ ਭਾਈ ਸੂਰਤ ਸਿੰਘ ਬਾਠ ਪਿੰਡ ਵਾਲੇ ਨੇ ਕੀਤਾ, ਇਸੇ 
ਤਰ੍ਹਾਂ ਛੇਵੀਂ ਪਾਤਸ਼ਾਹੀ ਦੀ ਕਥਾ ਸੁਣ ਕੇ ਭਾਈ ਸੋਹਣ ਨੇ ਗੁਰੂ ਬਿਲਾਸ ਦੇ ਰੂਪ ਵਿਚ ਲਿਖੀ ਸੀ । 


34 ਸ਼ਹੀਦ ਬਿਲਾਸ (ਭਾਈ ਮਨੀ ਘਰ 5 


ਹਾਕਮ ਪੇਟੀ ਨੂੰ ਚੜ੍ਹਾ ਲਿਆਇਆ, ਜੋ ਤਾਰਾ ਸਿੰਘ ਡਲ-ਵਾਂ ਦੇ ਹੱਥੋਂ 9 ਵੈਸਾਖ 1766 ਬਿ: 
(1709 ਈ.:) ਨੂੰ ਮੈਦਾਨੇ ਜੰਗ! ਵਿੱਚ ਪਾਰ ਬੋਲਿਆ । 
ਚੂਹੜ ਮੌਲ ਇਹ ਹੇਠੀ ਸਹਾਰ ਨਾ ਸਕਿਆ ਤੇ ਦਾਦ-ਫਰਿਆਦ ਲੈ ਕੇ ਲਾਹੌਰ ਦੇ ਨਾਜ਼ਮ 
ਅਸਲਮ ਖ਼ਾਨ ਨੂੰ ਜਾ ਮਿਲਿਆ । ਉਸ ਨੇ ਇੱਕ ਚੌਧਰੀ ਦੇਵੇ ਨੂੰ ਮੁਲਖਈਆਂ ਤੇ ਕੁਝ ਆਪਣੀ ਫ਼ੌਜ 
ਦੇ ਕੇ ਚੂਹੜ ਮੌਲ ਦੀ ਸਹਾਇਤਾ ਲਈ ਅੰਮ੍ਰਿਤਸਰ ਭੇਜ ਦਿੱਤਾ । ਲੜਾਈ ਦੀ ਕਮਾਨ ਖ਼ੁਦ ਭਾਈ 
ਮਨੀ ਸਿੰਘ ਕਰ ਰਹੇ ਸਨ । ਸਿੱਖਾਂ ਨੇ ਮੁਲਖਈਆਂ ਤੇ ਨਾਜ਼ਮ ਦੀ ਫ਼ੌਜ ਨੂੰ ਨਠਾ ਦਿੱਤਾ । ਇਹ 
ਘਟਨਾ? 15 ਵੈਸਾਖ ਦੀ ਹੈ । 
ਕੇਸਰ ਸਿੰਘ ਛ਼ਿੱਬਰ ਨੇ ਬੰਸਾਵਲੀ ਨਾਮਾ ਦੇ ਚਰਨ ਚੌਧਵੇ' ਵਿਚ ਇਹ ਵਾਕਿਆ ਮਾਤਾ 
ਸਾਹਿਬ ਦੇਵਾਂ ਦੇ ਚਲਾਣੇ ਤੋ ਬਾਅਦ ਦਾ ਦਿੱਤਾ ਹੈ, ਤੇ ਮਾਤਾ ਜੀ ਦਾ ਚਲਾਣਾ ਇਨ੍ਹਾਂ 1788 
ਬਿ: (1731 ਈ:) ਵਿਚ ਦੱਸਿਆ ਹੈ । ਭਾਈ ਸੇਵਾ ਸਿੰਘ ਤੇ ਭੱਟ ਵਹੀਆਂ ਅਨੁਸਾਰ ਇਹ 
ਘਟਨਾ ਵੈਸਾਖ 1766 ਬਿ: (1709 ਈ:) ਦੀ ਰੈ । ਕਵਿ ਦਰਸ਼ਨ ਰਚਿਤ ਵਾਰ ਅੰਮ੍ਰਿਤਸਰ 
ਵਿਚ ਇਉ ਲਿਖਿਆ ਹੈ :; 
ਸੰਮਤ ਸਤਾਰਾਂ ਸੈ ਛਿਆਠ ਰਾਜ ਬਹਾਦਰ ਸ਼ਾਹੀ । 
ਚੌਕ ਗੁਰੂ ਕਾ ਘਰ ਨਾਨਕ ਕਾ, ਦਿਨੁ ਦਿਨੁ ਕਲਾ ਸਵਾਈ । ੩1... 
ਸਹਲ ਕੰਮ ਤੋਂ ਕਾਵਸ ਉਠੀ, ਕੀ ਬਾਬਤ ਤਰ ਕਾਰੀ । 
ਦਿਨ ਬੈਸਾਖੀ ਤੂਤ ਝੜਾਏ, ਖੋਹੀ ਸਿੰਘ ਖਾਰੀ 14। 
ਸੁਆਦਲੀ ਗੌਲ ਇਹ ਹੈ ਕਿ ਕੇਸਰ ਸਿੰਘ ਛਿੱਬਰ ਤੇ ਬਾਕੀ ਲਿਖਾਰੀਆਂ ਨੇ ਇਹ ਹਰ ਦੋ 
ਲੜਾਈਆਂ ਨਾਜ਼ਮ ਅਸਲਮ ਖ਼ਾਨ ਲਾਹੌਰ ਦੇ ਵਕਤ ਹੋਈਆਂ ਦੱਸੀਆਂ ਹਨ, ਤੇ ਇਹ ਨਾਜ਼ਮ 
ਬਾਦਸ਼ਾਹ ਬਹਾਦੁਰ ਸ਼ਾਹ ਦੇ ਵਕਤ ਜੀ । ਬਹਾਦੁਰ ਸ਼ਾਹੀ ਰਾਜ 22 ਅਪ੍ਰੈਲ ਸੰਨ 1707 ਈ: ਤੋਂ 
ਆਰੰਭ ਹੋ ਕੇ 17 ਫ਼ਰਵਰੀ 1712 ਈ: ਤੱਕ ਹੈ । ਬਹਾਦੁਰ ਸ਼ਾਹ ਦੇ ਪਿੱਛੋਂ ਜਹਾਂਦਰ ਸ਼ਾਹ ਤੇ ਇਸ 
ਦੇ ਵੇਲੇ ਲਾਹੌਰ ਦਾ ਨਾਜ਼ਮ ਜ਼ਬਰਦਸਤ ਖ਼ਾਨ ਸੀ, ਤੇ ਫ਼ੌਰੁਖਸੀਅਰ, ਮੁਹਮੰਦ ਸ਼ਾਹ ਅਤੇ ਅਹਿਮਦ 
ਸ਼ਾਹ ਵੇਲੇ ਅਬਦੁਂਸਮਦ ਖ਼ਾਨ ਤੇ ਉਸ ਦੇ ਪੁਤ੍ਹ-ਪੋਤ੍ਹੇ ਜ਼ਕਰੀਆ ਖਾਨ, ਯਹਈਆ ਖਾਨ ਤੇ ਸ਼ਾਹ 
ਨਿਵਾਜ਼ ਖਾਨ ਸਨ । 


1. ਸਿੰਘਾਂ ਦੀ ਇਨ੍ਹਾਂ ਜੰਗਾਂ ਦੀ ਫ਼ਤਹ ਦਾ ਜ਼ਿਕਰ ਜੈ ਪੁਰ ਰਾਜ ਦੀਆਂ ਖ਼ਬਰਾਂ ਵਿਚ ਭੀ ਆਇਆ ਹੈ । 29 
ਰਬੀ-ਉਲ-ਅਵੱਲ 1122 ਹਿ: (19 ਜੇਠ, 1767 ਬਿ:) ਦੇ ਨੇੜੇ ਜਦੋਂ ਬਹਾਦੁਰ ਸ਼ਾਹ ਬਾਦਸ਼ਾਹ ਦਖਣੇ' 
ਮੁੜ ਕੇ ਚਾਜਪੂਤਾਨੇ ਵਿਚ ਟੋਡੇ ਪੜਾਉ ਤੇ ਪਹੁੰਚਿਆ ਤਾਂ ਬਾਦਸ਼ਾਹ ਦੇ ਪੁੱਛਣ ਤੇ ਖਾਲਸਾ ਸਿੱਖਾਂ ਦੀ 
ਹਕੀਕਤ ਬਿਆਨ ਕਰਦਿਆਂ ਇਉਂ' ਦੱਸਿਆ : ੍ 
“ਸਭ ਤੋਂ ਪਹਿਲਾ ਤੁਲਕਾ ਪਰਗਣਾ ਪਟੀ ਵਿਚ ਚੌਂਕ ਪਿੰਡ- ਜੋ ਗੁਰੂ ਚੌਂਕ ਕੇ ਮਸ਼ਹੂਰ ਹੈ, ਜੁਧ ਦਾ 
ਅਉਸਰ ਬਣਿਆ । ਖਾਲਸਾ ਸਿੱਖ ਜਿਤ ਗਏ । ਲਾਹੌਰ ਵਲੋਂ ਭੇਜੀ ਗਈ ਜਮੀਅਤ ਉਨ੍ਹਾਂ ਤੇ ਕਾਬੂ ਨਾ 
ਪਾ ਸਕੀ; ਸਗੋਂ ਉਹ ਜਲੰਧਰ ਵਲ ਸਾਰੇ ਦੇਸ਼ ਉਤੇ ਛਾ ਗਏ ਤੇ ਲੁੱਟ ਮਾਰ ਕਰਨ ਡਹਿ ਪਏ । ਇਨ੍ਹਾਂ 
ਹੰਗਾਮਿਆਂ ਵਿਚ ਵਜ਼ੀਰ ਖਾਂ ਨੇ ਆਪਣੀਆਂ ਫ਼ੌਜਾਂ ਭੇਜੀਆਂ। ਭਾਵੀ ਵਸ ਉਨ੍ਹਾਂ ਦੇ ਸਰਦਾਰ ਭੀ ਮਾਰੇ ਗਏ ।” 

2. ਇਸ ਦੀ ਪ੍ਰੋੜ੍ਹਤਾ ਕਵੀ ਦਰਸ਼ਨ ਰਚਿਤ 'ਵਾਰ ਅੰਮ੍ਰਿਤਸਰ ਕੀ” ਤੇ ਪ੍ਰਾਚੀਨ ਪੰਥ ਪ੍ਰਕਾਸ਼ (ਛਾਪ ਤੀਸਰੀ, 
ਪੰਨਾ 203) ਤੋਂ ਵੀ ਹੋ ਜਾਂਦੀ ਹੈ । ਸਿ 

ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 1#ੰ: 36 


ਇਸ ਤਰ੍ਹਾਂ ਭਾਈ ਮਨੀ ਸਿੰਘ ਦੀ ਜਿੱਤ! ਪੰਜਾਬ ਵਿਚ ਮੁਗਲ ਰਾਜ ਦੀ ਅਧੋਗਤੀ ਦੇ 
ਇਤਿਹਾਸ ਵਿਚ ਇਕ ਅਹਿਮ ਪੜਾਅ ਸਮਝਣੀ ਚਾਹੀਦੀ ਹੈ । ਇਸ ਵੇਲੇ ਭਾਈ ਸਾਹਿਬ ਦੀ ਉਮਰ 
35 ਬਰਸਾਂ ਦੀ ਸੀ । 

30 ਮੌਘਰ 1767 ਬਿ: (30 ਨਵੰਬਰ, 1710 ਈ:) ਨੂੰ ਬਾਬਾ ਬੰਦਾ ਸਿੰਘ ਜੀ ਲੋਹਗੜ੍ਹ ਦੇ 
ਕਿਲ੍ਹੇ ਵਿਚੋਂ ਆਪਣੀ ਜਗਾ ਭਾਈ ਗੁਲਾਬ ਸਿੰਘ ਬਖਸ਼ੀ ਨੂੰ ਛੱਡ ਕੇ ਘੇਰੇ ਵਿਚੋਂ ਨਿਕਲ ਜਾਣ ਤੇ 
ਕਾਮਯਾਬ ਹੋ ਗਏ । ਅਗਲੇ ਦਿਨ ਕਿਲ੍ਹਾ ਬਾਦਸ਼ਾਹੀ ਫ਼ੌਜਾਂ ਨੇ ਫ਼ਤਹਿ ਕਰ ਲਿਆ । ਇਸ ਤਰ੍ਹਾਂ ਸਾਰਾ 
ਦੇਸ਼ ਸਿੱਖਾਂ ਦੇ ਹੱਥੋਂ ਨਿਕਲ ਗਿਆ । ਹਕੂਮਤ ਵਲੋਂ ਖਾਲਸਾਂ-ਲਹਿਰ ਨੂੰ ਦਬਾਉਣ ਵਾਸਤੇ ਪੂਰੀ 
ਤਾਕਤ ਤੋਂ ਕੰਮ ਲਿਆ ਗਿਆ । ਇਸ ਦਾ ਅਸਚ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਤੇਂ ਵੀ ਪਿਆ । 
ਮੁਸੌਦੀ (ਕਾਰਕੁਨ) ਸਭ'ਭਾਈ ਸਾਹਿਬ ਦਾ ਸਾਥ ਛੋੜ ਗਏ । ਪਰ ਇਹ ਨਿਰਭੈ, ਨਿਰਮਾਣ ਅਤੇ 
ਨਿਸ਼ਕਾਮ ਸੇਵਕ 'ਸੇਵਕ ਕਉ ਸੇਵਾ ਬਨਿ ਆਈ” ਦੇ ਸ਼ੁਭ ਭਾਵ ਨੂੰ ਸਮਝਦਾ ਹੋਇਆ ਗੂਰ-ਦਰਬਾਰ 
ਦੀ ਸੇਵਾ ਤੇ ਡਟਿਆ ਰਿਹਾ । ਪਤਾ ਇਹ ਸਾਨੂੰ ਭਾਈ ਸਾਹਿਬ ਦੀ ਆਪਣੀ ਪਤ੍ਰਿਕਾ”, ਜੋ ਉਨ੍ਹਾਂ 
ਲੋਹਗੜ੍ਹ ਦੀ ਘਟਨਾ ਤੋਂ ਪੌਣੇ ਚਾਰ ਮਹੀਨੇ ਬਾਅਦ 22 ਵੈਸਾਖ ਨੂੰ ਪੂਜ ਮਾਤਾ ਸੁੰਦਰੀ ਦੀ ਸੇਵਾ ਵਿਚ 
ਅੰਮ੍ਰਿਤਸਰ ਤੋਂ' ਦਿੱਲੀ ਭੇਜੀ ਸੀ, ਲਗਦਾ ਹੈ । 

ਸੰਮਤ 1768 ਬਿ: 09 ਹਜ ਜੀ ਲਜ਼ਰਰ ਬਜਰ ਗ਼ਬਾ ਦੋ ਬਖਸੇ 
ਮਾਘੀ ਵਾਲੇ ਦਿਨ ਅੰਮ੍ਰਿਤਸਰ ਦੀ 12 ਪਿੰਡਾਂ ਦੀ ਜਾਗੀਰ, ਜੋ ਪਹਿਲੋਂ ਜ਼ਬਤ ਸੀ, ਮਾਤਾ ਜੀ ਦੇ 
ਪਾਲਿਤ ਪੁੜ੍ਹ ਅਜੀਤ ਸਿੰਘ ਰਾਹੀਂ ਵਾਪਸ ਮਿਲੀ ਸੀ । ਇਸ ਦੇ ਇੰਤਜ਼ਾਮ ਵਾਸਤੇ, ਰਤਨ ਸਿੰਘ ਭੰਗੂ 
ਦੇ ਕਥਨ ਅਨੁਸਾਰ, ਮਾਤਾ ਜੀ ਨੇ ਭਾਈ ਮਨੀ ਸਿੰਘ ਨੂੰ ਸਮਝਾ-ਬੁਝਾ ਕੇ ਸ੍ਰੀ ਅੰਮ੍ਰਿਤਸਰ'ਭੇਜਿਆ। 

ਸੰਮਤ 1771-12 ਬਿ: (1714-15 ਈ:) ਵਿਚ ਲਹਿੰਦੇ ਦੀਆਂ ਸਿੱਖ ਸੰਗਤਾਂ ਦੇ ਪ੍ਰੇਮ ਨੂੰ 
ਸਾਹਮਣੇ ਰੱਖ ਕੈ ਭਾਈ ਮਨੀ ਸਿੰਘ ਜ਼ਿਲਾ ਝੰਗ ਦੇ ਪਿੰਡ ਬਾਗਾਂ ਵਾਲੇ ਪਹੁੰਚੇ ਤੇ ਏਥੋਂ ਦੇ ਗੁਰਦਵਾਰੇ 
ਨਾਨਕ ਸਰ ਵਿਚ ਭਾਈ ਭਗਤ ਸਿੰਘ 'ਸਿੱਕਾ' ਆਦਿ ਸ਼ਰਧਾਲੂਆਂ ਦੇ ਕਹਿਣ ਤੇ ਕੁਝ ਸਮਾਂ ਠਹਿਰ, 
ਛੇਵੇਂ ਸਤਿਗੁਰਾਂ ਦੀ ਕਥਾ ਸੁਣਾਈ ਤੇ ਸਮਾਪਤੀ ਤੇ ਭਾਈ ਸੋਹਨ ਜੀ ਇਉਂ ਲਿਖਦੇ ਹਨ : 

_ ਐਸੇ ਕਹਿ ਬਹੁ ਧੀਰ ਦੇ ਮਨ ਮੈਂ ਅਨੰਦ ਠਾਨ । 
ਨੀ ਸਿੰਘ ਤਬ ਹੀ ਕੀਓ ਨਿਜ 'ਪੁਰ' ਓਰ ਪਿਆਨ । 6341 
(ਗੁਰ ਸ਼ਿਲਾਸ ਪਾ: 6, ਅਧਿਆਇ 21) 
ਲਊ ਪਿੰਡਾ ਜ਼ਿਲਾ ਝੰਗ ਦੇ ਉਦਾਸੀ ਸੰਤਾਂ ਦੀਆਂ ਸਾਖੀਆਂ ਅਨੁਸਾਰ ਜਾਪਦਾ ਹੈ ਕਿ ਇਸ ਸਮੇਂ 
ਸੰਤ ਪ੍ਰੇਮ ਦਾਸ ਜੀ ਤੇ ਭਾ: ਮਹਾਂ ਸਿੰਘ 'ਬੜੀ' ਨਾਲ ਤ੍ਰੇਮੂ ਪੌਤਣ ਤੋਂ ਪਾਰ ਹੈ ਇਸ ਨਗਰ ਵਿਚ ਕੁਝ 
1. ` ਅਜੇ ਬਾਬਾ ਬੰਦਾ ਸਿੰਘ ਜੀ ਪੰਜਾਬ ਵਿਚ ਪ੍ਰਗਟ ਨਹੀਂ ਸਨ ਹੋਏ । 
ਦੇਖੋ, ਅੰਤਿਕਾ 2 
ਮਾਤਾ ਭੇਜਯੋ ਤਿਸੀ ਕੋ ਚਿੱਲੀ ਤੇ ਸਮਝਾਇ । 
ਅੰਮ੍ਰਿਤਸਰ ਚੜ੍ਹਤੀ ਚੜ੍ਹੇ, ਸਿੱਖਨ ਜਾਇ ਖਵਾਇ ।੬। 
ਤਿਸ ਨੇ ਅਇ ਬੰਦੋਬਸਤ ਕੀਆ । 
ਮਾਤਾ ਚੜ੍ਹਾਵਾ ਖਾਲਸੇ ਬਖਸੀਆਂ । 


0੭ ੧੨ ੮ 


(ਪ੍ਰਾਚੋਨ ਪੰਥ ਪ੍ਰਕਾਸ਼, ਛਾਪ ਤੀਸਰੀ, ਪੰਨਾ 222) 
_36 ਸ਼ਹੀਦ ਬਿਲਾਸ (ਭਾਈ ਮਨੀਉ9 37 


ਸਮਾਂ ਠਹਿਰੇ । ਫਿਰ ਵਾਪਸ ਸ਼੍ਰੀ ਅੰਮ੍ਰਿਤਸਰ ਕਦੋਂ ਆਏ, ਅਜੇ ਤੱਕ ਕੋਈ ਐਸੀ ਲਿਖਤ ਨਹੀਂ ਮਿਲੀ । 
ਸੰਮਤ 1780 ਬਿ: (1723 ਈ:) ਦੀ ਦੀਪਮਾਲਾ ਨੂੰ ਬੰਦਈ ਤੇ ਅਕਾਲ ਪੁਚਖੀਆਂ (ਤੱਤ 
ਖਾਲਸਾ) ਦਾ ਝਗੜਾ!ਨਿਪਟਾਉਣ ਸਮੇਂ ਆਪ ਸ੍ਰੀ ਅੰਮ੍ਰਿਤਸਰ ਹੀ ਸਨ, ਤੇ ਦੋਹਾਂ ਪਾਰਟੀਆਂ ਨੇ ਇਨ੍ਹਾਂ 
ਨੂੰ ਸਾਲਸ ਮੌਨ ਲਇਆ, ਤੇ ਇਨ੍ਹਾਂ ਬੜੇ ਸੁਚੌਜੇ ਢੰਗ ਨਾਲ ਝਗੜੇ ਦਾ ਨਿਪਟਾਰਾ ਕੀਤਾ ਸੀ: 
ਸਮਤ ਸਤ੍ਹਾਂ ਸੈ ਬਿਕੈ ਊਪਰਿ ਔਸੀ ਹੇਰ । 
ਧਿਆਂ ਭਲੋ ਪੂਰਨ ਇਹੈ ਝਗਰਾ ਪੰਥ ਨਿਥੇਰ । 
(ਗਿ: ਗਿਆਨ ਸਿੰਘ ਕ੍ਰਿਤ ਪੰਥ ਪ੍ਰਕਾਸ਼, ਫ਼ਾਪ ਦੂਸਰੀ ਲਾਹੋਰੀ, ਪੰਨਾ 359) 
ਉਸ ਵੇਲੇ ਦੀਆਂ ਹਰ ਦੋ ਪਾਰਟੀਆਂ ਨੇ ਭਾਈ ਸਾਹਿਬ ਨੂੰ ਆਗੂ ਮੰਨ ਕੇ ਜਿਸ ਗੱਦੀ ਤੇ ਮਹੰਤ 
ਅਸਰ ਸਿੰਘ ਖੇਮ ਕਰਣੀਆਂ ਬੈਠਾ ਸੀ, ਉਸ ਤੇ ਇਨ੍ਹਾਂ ਨੂੰ ਬੈਠਾ ਦਿੱਤਾ : 
ਜਹਿ ਬੰਦਯਨ ਬੀ ਗਦੀ ਲਗਾਈ । ਤਿੰਹ ਬਾਂ ਬੈਠਯੋ ਮਨੀ ਸਿੰਘ ਭਾਈ । 
ਆਇ ਸ਼ਰਨ ਜੋ ਉਸ ਕੀ ਪਰੈ । ਲਾਇ ਤਨਖ਼ਾਹ ਤਿੰਹ ਖਾਲਸੋ ਕਰੈ । 15 । 
ਨਾਨੂ ਸਿੰਘ ਹੁਤੇ ਢੇਸੀਲੇ ਵਾਲੋ । ਲਾਹੌਚਾ ਸਿੰਘ ਤੇ ਸਯਾਮ ਸਿੰਘ ਕਲਾਲੋ । 
ਐ ਬਖ਼ਸ਼ੀਸ ਸਿੰਘ ਮਿਲਤੀ ਕੇਈ । ਪਿੰਡ ਚਮਾਰੀ ਤਿਸ ਘਰ ਖੇਈ ।16। 
ਤਊ ਖਾਲਸੇ ਫੜ ਕਰ ਓਏ । ਨੀਲ ਬਸਤ ਕਰ ਛੱਡੇ ਸੋਏ ।17। 
(ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼, ਛਾਪ ਤੀਸਰੀ, ਪੰਨਾ 170) 
ਭੰਗੂ ਜੀ ਅੱਗੇ ਚੌਲ ਕੇ ਪੰਨਾ 222 ਉਤੇ ਇਉਂ ਲਿਖਦੇ ਹਨ : 
ਸਿਖਨ ਕੋ ਸਿਖੀ ਦ੍ਰਿੜਾਵੈ । ਸਿਖੀਓਂ ਚੁਕੈ ਤਿਸ ਤਨਖਾਹ ਲਾਵੈ । 4 ।... 
ਪੁਜਾਰਨ ਸਿਰ ਬਡੋਂ ਪੁਜਾਰੀ । ਹੁਤੋਂ ਸਤਿਗੁਰੁ ਘਰ ਬਡ ਇਤਬਾਰੀ । 
ਅਕਾਲ ਬੁੰਗੇ ਕੋ ਤਖਤ ਸੁ ਬੈਠੇ । ਖਤਾਦਾਰ ਕੇ ਕੰਨ ਸੁ ਐੱਠੇ । 8 । 
ਭਾਈ ਸਾਹਿਬ ਦੀ ਉਮਰ ਇਸ ਵੇਲੇ ਉਨਾਸੀ ਵਰ੍ਹਿਆਂ ਦੀ ਸੀ । ਇਹ ਸਪੱਸ਼ਟ ਹੈ ਕਿ 
ਉਹ ਬਾਹਰ ਮੈਦਾਨ ਵਿਚ ਜਾ ਕੇ ਅਗਵਾਈ ਨਹੀਂ ਸਨ ਕਰ ਸਕਦੇ, ਬਲਕਿ ਇੱਕ ਬਜ਼ੁਰਗ ਦੀ 
ਹੈਸੀਯਤ ਵਿਚ ਸਲਾਹ-ਮਸ਼ਵਰਾ ਦੇ ਸਕਦੇ ਸਨ । ਇਹ ਸਮਝੌਤਾ ਪੰਥ ਲਈ ਤਾਂ ਸੁਖਦਾਈ 
ਹੋਇਆ, ਪਰੰਤੂ ਹਕੂਮਤ ਦੇ ਦਿਲ ਅੰਦਰ ਕੰਡੇ ਵਾਂਗੂ ਰੜਕਿਆ, ਜਿਸ ਦਾ ਅਸਰ ਦਿੱਲੀ 
ਦਿਆਂ ਸਿੱਖਾਂ ਤੇ ਮਾੜਾ ਪਿਆ। ਸ਼ਹੀਦ ਬਿਲਾਸ ਦੇ ਕਥਨ ਅਨੁਸਾਰ ਇਹ ਖਬਰ ਭਾਈ ਸਾਹਿਬ 
ਨੂੰ ਅੰਮ੍ਰਿਤਸਰ ਪਹੁੰਚੀ ਕਿ ਸਤਿਗੁਰਾਂ ਦੇ ਰਿਸ਼ਤੇਦਾਰ ਭਾਈ ਸਾਹਿਬ ਸਿੰਘ, ਜੋ ਮਾਤਾ ਸਾਹਿਬ 
ਕੌਰਾਂ ਦੇ ਭਰਾ ਸਨ, 60 ਬਲੀ ਸਿੰਘਾਂ ਸਮੇਤ ਇਸ ਹੋਏ ਸਮਝੌਤੇ ਤੋਂ ਤਿਨ ਕੁ ਮਹੀਨੇ ਬਾਅਦ 
ਮਾਘ ਸੁਦੀ ਚੌਥ ਸੰਮਤ 1780 ਬਿ: (1723 ਈ:) ਨੂੰ ਸ਼ਹਾਦਤ ਪਾ ਗਏ, ਤੇ ਅਗਲੇ ਦਿਨ 
1. _ਬੰਦਈਆਂ ਦਾ ਆਗੂ 'ਆਈਨਾ ਖੇਮਕਰਨ” ਦੇ ਅਨੁਸਾਰ, ਰਘੁਪਤ ਰਾਇ ਨਿਬਰ ਕੰਬੋਂ ਦਾ ਪਿਤਹ ਅਮਰ 
ਸਿੰਘ ਖੇਮਕਰਨੀਆਂ ਸੀ, ਤੇ ਦੂਜੇ ਪਾਸੇ ਬਾਵਾ ਬਿਨੋਦ ਸਿੰਘ ਖੰਡੂਰ ਸਾਹਿਬ ਵਾਲਾ । ਇਨ੍ਹਾਂ ਦਾ ਆਪਸ 
ਵਿਚ ਮੌਂਤ-ਭੇਦ, ਮਹਿਮਾ ਪ੍ਰਕਾਸ਼ ਦੇ ਕਥਨ ਅਨੁਸਾਰ, ਸੰਮਤ 1772 ਬਿ: (1715 ਈ:) ਨੂੰ ਗੁਰਦਾਸ 
ਨੰਗਲ ਦੀ ਗੜ੍ਹੀ ਵਿਚ ਹੋਇਆ ਸੀ, ਤੇ ਬਾਬਾ ਬਿਨੋਦ ਸਿੰਘ ਜੀ ਫ਼ੈਸਲੇ ਦੇ ਮੁਤਾਬਕ ਗੜ੍ਹੀ ਵਿਚੋਂ ਚਲੇ 
ਗਏ ਸਨ । ਭਾਈ ਸੇਵਾ ਸਿੰਘ ਦੇ ਕਹਿਣ ਅਨੁਸਾਰ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਤੋਂ ਛੇ ਸਾਲ ਬਾਅਦ 
ਇਸ ਮੌਤ-ਭੇਦ ਨੇ ਪੰਥ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਤੇ ਅਖ਼ੀਰ 1780 ਬਿ: ਦੀ ਦੀਪਮਾਲਾ ਤੇ ਦੋਵੇਂ 
ਪਾਰਟੀਆਂ ਦਾ ਸਮਝੋਤਾ ਭਾਈ ਸਾਹਿਬ ਨੇ ਕਰਾ ਦਿੱਤਾ ਸੀ । 
ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 37 
232 38 


ਮਾਤਾ ਜੀ ਦੇ ਪਾਲਿਤ ਪੁਤ੍ਰ ਸਾਹਿਬ ਅਜੀਤ ਸਿੰਘਾ ਨੂੰ ਹਾਥੀ ਦੇ ਪੈਰਾਂ ਨਾਲ ਬੰਨ੍ਹ ਕੇ ਮਰਵਾ ਦਿੱਤਾ 
ਗਿਆਂ । ਇਸ ਦੀ ਪੁਸ਼ਟੀ ਭਾਈ ਕੇਸਰ ਸਿੰਘ ਜੀ ਫ਼ਿੱਬਰ ਕਰਦੇ ਹਨ, ਤੇ ਬੁਰਹਾਨਪੁਰ ਦੀ ਇੱਕ 
ਅਦਿ ਬੀੜ ਵਿਚ ਇਉਂ ਲਿਖਿਆਂ ਹੈ : 
ਸੰਮਤ 1780 ਮਾਘ ਸੁਦੀ 2 'ਸੀ ਵਾਹਿਗੁਰੂ” ਅਜੀਤ ਸਿੰਘ 
ਜੀ ਸਮਾਣੇ ਦਿੱਲੀ ਵਿਚ ਵਾਰ ਸ਼ੁਕਰ ਛਿਅ ਘੜੀ ਦਿਨ ਚੜੇ 
ਆਗੇ ਗੁਰੂ ਭਾਨੇ ਕਾ ਖਾਬਿੰਦ । 
(ਚਰਿਤ੍ਰ ਜੋਤੀ ਜੋਤ ਸਮਾਵਣੇ ਕਾ, ਡੇਰਾ ਉਦਾਸੀਆਂ, ਮਹੱਲਾ ਸਿੰਧੀਪੁਰ) 
ਇਸ ਤਰ੍ਹਾਂ ਭਾਈ ਮਨੀ ਸਿੰਘ ਤੇ ਦਿੱਲੀ ਵਾਲਿਆਂ ਮੁਖੀ ਸਿੱਖਾਂ ਦੇ ਵਿਚਕਾਰ, ਜਿਹੜੀ ਸੰਗਲੀ 
ਸੀ, ਉਹ ਟੁੱਟ ਗਈ। ਸਾਹਿਬ ਅਜੀਤ ਸਿੰਘ ਦੀ ਸ਼ਹੀਦੀ ਤੇ ਮਾਤਾ ਜੀ ਦਾ ਦਿੱਲੀ ਛੋੜ ਕੇ ਮਥਰਾ ਚਲੇ 
ਜਾਣਾ ਰਾਜਸੀ ਤੌਰ ਤੇ ਇੱਕ ਬਹੁਤ ਵੱਡੀ ਸੌਟ ਸੀ । ਇਸ ਘਟਨਾ ਤੋਂ ਇੰਕ ਸਾਲ ਪਹਿਲੋਂ ਭਾਈ 
ਸਾਹਿਬ ਦਾ ਨਿਕਟ ਵਰਤੀ ਸਾਥੀ ਭਾਈ ਤਾਰਾ ਸਿੰਘ ਡਲ-ਵਾਂ, ਜੋ ਰਾਜਸੀ ਤੌਰ ਤੇ ਚੰਗਾ ਸੂਝ-ਬੂਝ 
ਵਾਲਾ ਸਿੰਘ ਸੀ, ਮਾਘ ਵਦੀ ਚੌਥ ਸੰਮਤ 1779 ਬਿ: (1722 ਈ:) ਨੂੰ 22 ਚੋਣਵਿਆਂ ਸਿੰਘਾਂ ਸਮੇਤ 
ਸ਼ਹੀਦੀ ਪਾ ਗਿਆ ਸੀ । ਇਹ ਸਮਾਂ ਭਾਈਂ ਸਾਹਿਬ ਦੇ ਇਮਤਿਹਾਨ ਦਾ ਸੀ, ਜਦੋਂ ਕਿ ਚਾਰੋਂ ਤਰਫ਼ 
ਖ਼ਾਲਸੇ ਦਾ ਪੱਤਾ ਪੌਤਾ ਵੈਰੀ ਸੀ । 


6. 

ਸੰਮਤ 1780 ਬਿ: ਤੋਂ ਲੈ ਕੇ 1790 ਬਿ: ਤੱਕ ਦੇ ਸਮੇਂ ਦਾ ਕੁਝ ਬਹੁ-ਪਤਾ ਨਹੀਂ ਚੌਲਦਾ ਕਿ 
ਭਾਈ ਮਨੀ ਸਿੰਘ ਨੇ ਅੰਮ੍ਰਿਤਸਰ ਵਿਚ ਕਿਨਾ ਚਿਰ ਨਿਵਾਸ ਕੀਤਾ ਤੇ ਬਾਹਰ ਸਿੱਖ-ਸੰਗਤਾਂ ਦੇ ਸੌਂਦੇ 
ਤੇ ਕਿੱਥੇ ਕਿੱਥੇ ਗਏ । ਸ਼ਹੀਦ ਬਿਲਾਸ ਦੇ ਕਥਨ ਅਨੁਸਾਰ ਸੰਮਤ 1790 ਬਿ: (1733 ਈ:) ਦੀ 
ਦੀਪਮਾਲਾ ਦੇ ਮੇਲੇ ਦੀ ਮਨਜ਼ੂਰੀ ਦਸ ਦਿਨ ਵਾਸਤੇ ਭਾਈ ਸਾਹਿਬ ਨੇ ਲਾਹੌਰੀ ਸਿੱਖ ਭਾਈ ਸੂਰਤ 
ਸਿੰਘ 'ਸੂਰੀ” ਤੇ ਭਾਈ ਸੁਬੇਗ ਸਿੰਘ 'ਜੰਬਰ” ਆਦਿ ਰਾਹੀਂ ਹਾਸਲ ਕਰ ਲਈ ਸੀ । 

ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਵਣ ਤੋਂ' ਪਿੱਛੋਂ ਇਕੋ ਸਮੇਂ, ਦੇਸ ਵਿਚ ਤਿੰਨ 
ਵੱਡੇ ਸਿੱਖ-ਕੇਂਦਰ ਬਣ ਗਏ ਸਨ: ਪਹਿਲਾ ਅੰਮ੍ਰਿਤਸਰ, ਜੋ ਸਤਿਗੁਰਾਂ ਦੇ ਸਮੇਂ ਤੋਂ ਹੀ ਚਲਾ ਆਉਂਦਾ 
ਸੀ ਤੇ, ਦੂਸਰਾ ਦਿੱਲੀ ਤੇ ਤੀਸਰਾ ਸਰਹੰਦ । ਇਸ ਵੇਲ ਸਿਰਫ਼ ਇਹ ਇਕੋ ਹੀ ਸੀ, ਜੋ 1780 ਬਿ: 
ਦੇ ਬਾਅਦ ਹਕੂਮਤ ਦੀਆਂ ਅੱਖਾਂ ਵਿਚ ਰੜਕ ਰਿਹਾ ਸੀ ।ਜਦ ਮੇਲਾ ਨੇੜੇ ਆ ਗਿਆ ਤਾਂ ਮੁਖ਼ਬਰਾਂ 
ਨੇ ਲਾਹੌਰ ਸਰਕਾਰ ਨੂੰ ਉਕਸਾਉਣਾ ਸ਼ੁਰੂ ਕੀਤਾ । ਇਹ ਖ਼ਬਰਾਂ ਲਾਹੌਰੀ ਸਿੱਖਾਂ ਰਾਹੀਂ ਭਾਈ ਮਨੀ 
ਸਿੰਘ ਨੂੰ ਵੀ ਪਹੁੰਚ ਗਈਆਂ । ਇਸ ਤਰ੍ਹਾਂ ਮੇਲੇ ਵਿਚ ਰੁਕਾਵਟ ਪੈਦਾ ਹੋ ਗਈ । 

ਸ਼ਹੀਦ ਬਿਲਾਸ ਦੇ ਕਥਨ ਅਨੁਸਾਰ ਭਾਈ ਮਨੀ ਸਿੰਘ ਦੀ ਜਵਾਬ ਤਲਬੀ ਹੋਈ, ਤੇ ਇਨ੍ਹਾਂ 
ਭਾਈ ਭੂਪਤ ਸਿੰਘ ਤੇ ਗੁਲਜ਼ਾਰ ਸਿੰਘ ਨੂੰ ਲਾਹੌਰ ਭੇਜ ਦੁਬਾਰਾ ਦਸ ਦਿਨ ਵਾਸਤੇ ਵੈਸਾਖੀ ਦੇ ਮੇਲੇ 

1. ਇਨ੍ਹਾਂ ਤੇ ਇੱਕ ਬੇਨਵਾ ਫ਼ਕੀਰ ਦੇ ਮਰਵਾਉਣ ਦਾ ਝੂਠਾ ਵਕੂਆ ਬਠਾ ਕੋ ਬਾਦਸ਼ਾਹ ਮੁਹੰਮਦ ਸ਼ਾਹ ਨੇ 
ਇਨ੍ਹਾਂ ਨੂੰ ਮਰਵਾ ਦਿੱਤਾ ਸੀ । ਮਾਤਾ ਸੁੰਦਰੀ ਜੀ ਆਪਣੀ ਨੂੰਹ ਤੇ ਪੋਤਰੇ ਹਠੀ ਸਿੰਘ ਨੂੰ ਨਾਲ ਲੈ ਕੇ ਭਰਤ 
ਗੜ੍ਹ ਦੇ ਰਸਤੇ ਮਥਰਾ ਪਹੁੰਚ ਗਈ । 

2 ਸੂਰਤ ਸਿੰਘ ਦੀ ਪੁੜ੍ਹੀ ਜੈ ਵਈ ਦੀ ਸ਼ਾਦੀ ਹਕੀਕਤ ਰਾਇ ਦੇ ਪੁਤ ਬਜੈ ਸਿੰਘ ਨਾਲ ਹੋਈ ਸੀ । ਭਾਈ 
ਸੂਰਤ ਸਿੰਘ. ਭਾਈ ਬਖਤ ਮਲ, ਜੋ ਛੇ ਬਖਸ਼ਿਸ਼ਾਂ ਵਿਚੋਂ ਉਦਾਸੀ ਸੀ, ਦੇ ਪੁਤ੍ਰ ਤੇ ਭਾਈ ਸਥਲੋ ਦੇ ਪੋਤੇ 
ਨਗਰ ਜਲਾਲ ਪੁਰ ਜੌਂਟਾਂ (ਗੁਜਰਾਤ) ਦੇ ਵਸਨੀਕ ਸਨ । 

38 ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 

232੦ 39 


ਦੀ ਇਜਾਜ਼ਤ ਲੈ ਲਈ । ਜ਼ਕਰੀਆ ਖਾਨ ਨੇ ਸਿੰਘਾਂ ਦੀ ਗੌਲ ਦਾ ਜਵਾਬ ਦੇਂਦਿਆਂ ਇਹ ਤਸੱਲੀ ਕਰਾ 
ਦਿੱਤੀ ਕਿ ਸਾਡੇ ਵਲੋਂ ਕੋਈ ਛੇੜਖਾਨੀ ਨਹੀਂ' ਹੋਵੇਗੀ । ਸਰਕਾਰ ਦੇ ਮਨ ਵਿਚ ਮੈਸੇ ਨਾਲੋਂ ਇਕੱਤਰ ਹੋਏ 
ਸਿੱਖਾਂ ਦੇ ਬਾਗੀ ਲਹੂ ਨੂੰ ਵਹਿੰਦਿਆਂ ਵੇਖਣ ਦੀ ਚਾਹ ਵਧੇਰੇ ਬਲਵਾਨ ਸੀ । ਪੰਜ ਮਹੀਨੇ ਗੁਜ਼ਰ ਗਏ, 
ਸਿੱਖਾਂ ਨੂੰ ਧੋਖੋ ਨਾਲ ਘੇਰ ਕੇ ਮਾਰਨ ਦੀ ਘੁਸਰ ਮੁਸਰ ਸ਼ੁਰੂ ਹੋਈ । ਭਾਈ ਸਾਹਿਬ ਤੱਕ ਇਸ ਦੀ 
ਕੰਨਸੋਅ ਪਹੁੰਚੀ । ਇਸ ਦਾ ਨਤੀਜਾ ਜੋ ਅੱਗੇ ਨਿਕਲਿਆ ਸੀ, ਉਹੀ ਫੇਰ ਨਿਕਲਿਆ ਤੇ ਜੰਗੀ 
ਸਿੰਘਾਂ ਵਿਚੋਂ ਇੱਕ ਵੀ ਜਥਾ ਨਾ ਪਹੁੰਚਾ । 
ਭਾਈ ਮਨੀ ਸਿੰਘ ਇਸ ਆਪ ਸਹੇੜੀ ਦਸ਼ਾ ਦੇ ਭਿਆਨਕ ਨਤੀਜਿਆਂ ਤੋਂ ਬੇਖ਼ਬਰ ਨਹੀਂ ਹੋ 
ਸਕਦੇ ਸਨ । ਕੁਝ ਤਾਂ ਸਰਕਾਰ ਦੇ ਸਬਰ ਦਾ ਪਿਆਲਾ ਅੱਗੇ ਹੀ ਫ਼ਲਕਿਆ ਹੋਇਆ ਸੀ, ਤੇ 
ਰਹਿੰਦੀ ਖੂੰਹਦੀ ਕਸਰ ਨਿਰੰਜਨ ਰਾਇ ਆਦਿ ਮੁਖ਼ਬਰਾਂ ਪੂਰੀ ਕਰ ਦਿੱਤੀ । ਜ਼ਕਰੀਆ ਖ਼ਾਨ ਨਾਜ਼ਮ 
ਨੇ ਲਖਪਤ ਰਾਇ ਦੀ ਕਮਾਨ ਹੇਠ ਪਹਿਲੋਂ ਵੀ ਕੁਝ ਫ਼ੌਜ ਭੋਜੀ ਹੋਈ ਸੀ, ਜੋ ਅੰਮ੍ਰਿਤਸਰ ਤੋਂ ਬਾਹਰ 
ਰਾਮ ਤੀਰਥ ਦੇ ਸਥਾਨ ਤੇ ਠਹਿਰੀ ਹੋਈ ਸੀ ਤੇ ਦੁਬਾਰਾ ਹੋਰ ਫੌਜ ਭੇਜ ਕੇ ਸ਼੍ਰੀ ਦਰਬਾਰ ਸਾਹਿਬ 
ਅੰਮ੍ਰਿਤਸਰ ਨੂੰ ਜਾ ਘੇਰਿਆ । ਭਾਈ ਕੇਸਰ ਸਿੰਘ ਛਿੱਬਰ ਇਸ ਦੁਰਘਟਨਾ ਵੇਲੇ ਸਮੇਤ ਆਪਣੇ ਭਰਾ 
ਤੇ ਪਿਤਾ ਗੁਰਬਖਸ਼ ਸਿੰਘ ਦੇ ਓਥੇ ਸੀ । ਉਸ ਦੀ ਮੋਕਿਆਂ ਦੀ ਗਵਾਹੀ ਇਉਂ ਹੈ : 
ਤੁਰਕ ਚੜ੍ਹ ਲਹੌਰੋਂ ਅਚਨਚੇਤੇ ਆਇ ਪਏ । 
ਬਹੁਤ ਸਿਖ ਮਾਰੇ ਨਸ ਹਰਿਮੰਦਰ ਵੜ ਗਏ । 
ਗਿਰਦ ਤੁਰਕਾਂ ਘੇਰੇ ਪਾ ਲਏ ।45। 
ਕੀਤੀ ਕਸਮ ਸੁਗੰਦ ਮੰਦਰੋਂ ਕਢਵਾਏ । ਹਥਿਆਰ ਸਭਨਾਂ ਦੇ ਗਲੋਂ ਲੁਹਾਏ । 
ਕਰ ਇੱਕਠੇ ਸਭ ਪੰਗਤ ਬਹਾਏ । 
ਲਗੀ ਵਗਨ ਤਰਵਾਰ ਸਿਰ ਸਭਨਾਂ ਦੇ ਕਟਵਾਏ ।461 
ਅਸੀ ਭੀ ਤਿਸ ਜੁਧ ਵਿਚ ਪਿਤਾ ਨਾਲ ਨਿਕੇ ਵਿਚੇ ਆਹੇ । 
ਆਈ ਸ਼ਿਕਸਤ ਨੱਸ ਵੜੇ ਨਗਰ ਮਾਹਿ । 
ਘਰ ਆਪਣੇਂ ਵੜ ਦੂਹਚੇ ਭੋਰੇ ਸਰਦ ਖਾਨੇ । 
ਦੋ ਭਾਈ ਅਸੀਂ ਨਿਕੜੇ ਦੋ ਹੋਰ ਪੰਜ ਛਪਾਨੇ ।47। 
ਪ੍ਰਾਰਬਧ ਸਾਸ ਰਹੇ ਟੁਰੇ । ਆਏ ਤਰਕ ਦੇਖ ਭਾਲ ਨਗਰ ਅਗੀ ਲਾਇ ਤੁਰੇ । 
ਧਾਮ ਹਮਾਰੇ ਅਨਲ ਚਮਕੀ, ਪਰ ਸਤਿਗੁਰ ਰਖ ਲਏ । 
ਪਰੀ ਨਿਸਾ ਕਾਰੀ, ਅਸੀ ਪੰਚ ਨਿਕਸ ਅੰਮ੍ਰਿਤਸਰ ਗਏ 48....। 
ਕਿਆਂ ਦੇਖੀਏ ਸਭੇ ਸਿੱਖ ਕੇਂਟ ਅੰਮ੍ਰਿਤਸਰ ਵਿਚ ਤੁਰਕਾਂ ਪਾਏ । 
ਨਾਲੇ ਰੁਖ ਗਿਰਦੇ ਦੇ ਸਭੇ ਕੱਟ ਵਿਚ ਪਵਾਏ । 
ਤਿਨ ਸਿਖਾਂ ਦੇ ਹਥ ਮੈਰ ਕੇਂਛ ਕੱਟ ਕਪੜੇ ਸ੍ਰੌਨ ਸੇ ਭਰੇ । 
ਅਸਾਂ ਜਾਇ ਹੇਰੇ ਅਗੇ ਦਰਬਾਰ ਦੇ ਪੜੇ । 50 1 
ਹੇਰਤਿ ਹੇਰਤਿ ਅਸੀਂ ਤਹਾ ਗਏ । ਜਹਾ ਡੇਰੇ ਤੁਰਕਾਂ ਦੇ ਨਿਸ ਕਾਰੀ ਪਏ । 
(ਬੰਸਾਵਲੀ ਨਾਮਾ, ਚਰਨ ਚੌਧਵਾਂ) 
ਭਾਈ ਸੇਵਾ ਸਿੰਘ ਦੇ ਕਥਨ ਅਨੁਸਾਰ ਭਾਈ ਮਨੀ ਸਿੰਘ ਨੂੰ ਸਮੇਤ ਮੁਖੀ ਸਿੱਖਾਂ ਦੇ ਪਕੜ ਕੇ 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 39 
( ੩2੦40 


ਲਾਹੌਰ ਆਂਦਾ ਗਿਆ ਤੇ ਇਨ੍ਹਾਂ ਨੂੰ ਲਿਆ ਕੇ ਬੰਦੀ ਖਾਨੇ ਵਿਚ ਬੰਦ ਕਰ ਦਿੱਤਾ । ਇਸ ਵੇਲੇ ਭਾਈ 
ਸਾਹਿਬ ਦੀ ਉਮਰ 90 ਵਰ੍ਹਿਆਂ ਦੀ ਸੀ । ਇਸ ਸ਼ਹੀਦ ਬਿਲਾਸ ਵਿਚ ਭਾਈ ਮਨੀ ਸਿੰਘ ਦੀ ਸ਼ਹੀਦੀ 
ਹਾੜ੍ਹ ਸੁਦੀ ਪੰਚਮੀ ਸੰਮਤ 1791 ਬਿ: (24 ਜੂਨ, 1734 ਈ:) ਨੂੰ ਹੋਈ ਦੌਸੀ ਹੈ । ਇਸ ਦੀ ਹਾਂ 


40 


ਵਿਚ ਹਾਂ ਮੌਕਿਆਂ ਦਾ ਗਵਾਹ ਭਾਈ ਕੁਇਰ ਸਿੰਘ ਇਉਂ ਮਿਲਾਂਦਾ ਹੈ : 


ਸੰਮਤ ਸੜ੍ਹਹ ਸਹਿਸ ਇਕਾਵਨ । ਮਾਸ ਅਖਾਰ ਸ਼ੁਕਲ ਬਰ ਪਾਵਨ । 
ਦਹੇ ਬੀਚ ਤੁਰਕਨ ਕੋ ਮੇਲਾ । ਤਥ ਹੀ ਮਿਰਤ ਗੁਰੂ ਸੰਗ ਦੇਲਾ । 192 
ਪੰਚਮ ਬਿਤ ਭਮਨ ਅਤਿਬਾਰੀ । ਲਵਪੁਰ ਮੇਂ ਸੀ ਦੇਹ ਬਿਨਸਾਰੀ !193। 
(ਗੁਰਬਿਲਾਸ ਪਾ: 10, ਪਤ੍ਹਾ 219) 
ਇਸ ਦੀ ਪੁਸ਼ਟੀ ਹੇਠ ਲਿਖੇ ਉਦਾਹਰਣਾਂ ਤੋਂ ਹੁੰਦੀ ਹੈ : 

(ਓ) ਮਨੀ ਸਿੰਘ ਮਾਈ ਦਾਸ ਕਾ, ਪੋਤਾ ਬਲੂ ਕਾ, ਪੜਪੌਤਾ ਮੂਲੇ ਕਾ...ਸ਼ਾਹੀ ਹੁਕਮ ਗੈਲ 
ਅਸਾਢ ਸੁਦੀ ਪੰਚਮੀ ਸੰਬਤ 179। ਕੋ ਲਾਹੌਰ ਕੇ ਮਲਹਾਨ 6 ਘੜੀ ਦਿਨ ਚਢੇ ਬੰਦ ਬੰਦ 
ਕਾਟਾਂ । ਭੂੰ ਕਾਟ ਆਇਆ, ਗੈਲੋਂ ਜਗਤ ਸਿੰਘ ਬੇਟਾ ਮਾਈ ਦਾਸਾ ਕਾ, ਚਿਤ੍ਰ ਸਿੰਘ 
ਬੇਟਾ ਮਨੀ ਸਿੰਘ ਕਾ, ਗੁਰਬਖਸ਼ ਸਿੰਘ ਬੇਟਾ ਮਨੀ ਸਿੰਘ ਕਾ ਮਾਰੇ ਗਏ । ਆਗੇ ਗੁਰੂ 
ਭਾਨੇ ਕਾ ਖਾਵਿੰਦ, ਗੁਰੂ ਗੁਰੂ ਜਪਨਾ ਜਨਮ ਸਵਰੇਗਾ । 

(ਭੇਂਟ ਵਹੀ ਮੁਲਤਾਨੀ, ਸਿੰਧੀ) 

(ਅ) ਰਦਉਤ ਜਲਹਾਨਾ ਬੀਰ ਮਨੀ ਸਿੰਘ, ਚਉਂ ਕੁੰਟੀ ਜਸ ਤਉ ਕਾ ਪਰਿਆ 1 
ਗੁਰੂ ਰਾਮ ਦਾਸ ਦਰ ਕਾਂ ਹੋਇ ਸੇਵਕ, ਸਿੰਘ ਨਾਮ ਤਉ ਉਜਲ ਕਰਿਆ । 
ਸਿਖੀ ਮੇਂ ਸੂਰਾ, ਭਗਤੀ ਮੇਂ ਪੂਰਾ, ਗਿਆਨ ਖੜਗ ਲੈ ਸਾਮੈਂ ਲਰਿਆ । 
ਫਤੇ ਵਾਹਿਗੁਰੂ ਮੁਖ ਥੀਂ ਨਿਕਸੀ, ਬੰਦ ਬੰਦ ਕੱਟ ਪੋਸ਼ ਉਖਰਿਆ । 
ਦਿਆਲ ਦਾਸ ਸਮ ਕੀਆ ਤਉ ਸਾਕਾ, ਬਿਰਖ ਬੰਸ ਜੱਲੇ ਕਾ ਹਰਿਆ । 
ਸਾਤ ਸੂਤ ਤ੍ਰੰਨੇ ਰਨੇ ਏਕ, ਏਕ ਲਚ ਸਾਮੇ ਮਰਿਆ । 
ਜੈ ਜੈ ਕਾਰ ਭਯੋ ਜਗ ਤਉਂ ਕਾ, ਧਰਮ ਹੇਤ ਦੁਖ ਦੇਹ ਤੇ ਜਰਿਆ । 


ਭਾਈ ਮਾਈ ਦਾਸ ਦੇ ਕੁਲ 12 ਪੁੱਤਰ ਸਨ, ਜਿਨ੍ਹਾਂ ਵਿਚੋਂ ਭਾਈ ਅਮਰ ਜ਼ੰਦ ਦੀ ਸ਼ਹਾਦਤ ਨਹੀਂ ਹੋਈ, 


ਬਾਕੀ ।1 ਗੁਰੂ ਲੋਖੇ ਲੱਗੇ । ਇਨ੍ਹਾਂ ਵਿਚੋਂ ਜਗਤ ਸਿੰਘ ਭਾਈ ਮਨੀ ਸਿੰਘ ਨਾਲ ਤੇ ਇਨ੍ਹਾਂ ਤੋਂ ਇਲਾਵਾ 
ਨੌਵਾਂ ਦੀ ਤਫ਼ਸੀਲ ਇਉਂ ਹੈ: ਜੇਠਾ ਸਿੰਘ ਤੇ ਰੂਪ ਸਿੰਘ 9 ਕੌਤਕ 1768 ਬਿ: (11 ਅਕਤੂਬਰ, 
1711 ਈ:) ਨੂੰ ਲਾਹੌਰ ਦੇ ਪਰਗਣੇ' ਆਲੋਵਾਲ, ਦਿਆਲ ਦਾਸ 11 ਮੌਪਰ 1732 ਬਿ: (11 ਨਵੰਬਰ, 
1775 ਈ:) ਨੂੰ ਦਿੱਲੀ, ਦਾਨ ਸਿੰਘ 8 ਪੋਹ 1762 ਬਿ:(? ਦਸਬੰਰ, 1705 ਈ:) ਨੂੰ ਚਮਕੌਰ 
ਸਾਹਿਬ, ਮਾਨ ਸਿੰਘ 6 ਵੈਸਾਖ 1765 ਬਿ:(3 ਅਪ੍ਰੈਲ, 1709 ਈ:) ਨੂੰ ਗੰਭੀਰ ਨਦੀ ਦੇ ਕੰਢੇ ਚਿਤੋੜ 
ਗੜ੍ਹ, ਸੋਹਨ ਚੰਦ 22 ਚੇਤ 1747 ਬਿ: (20 ਮਾਰਚ, 1691 ਈ:) ਨੂੰ ਨਦਾਵਣ, ਲਹਿਣਾ ਸਿੰਘ 23 
ਫੈਂਗਣ 1752 ਬਿ: (20 ਫਰਵਰੀ, 1696 ਈ:) ਨੂੰ ਗੁਲੇਰ, ਰਾਇ ਸਿੰਘ 1 ਮਾਘ 1762 ਬਿ: (30 
ਦਸੰਥਰ 1705 ਈ:) ਨੂੰ ਖਿਦਰਾਣੇ ਦੀ ਢਾਬ ਤੇ (ਮੁਕਤਸਰ) ਅਤੇ ਹਠੀ ਚੰਦ 18 ਅੱਸੂ 1745 ਬਿ: 
(24 ਜੁਲਾਈ 1699 ਈ:) ਨੂੰ ਭੰਗਾਣੀ ਵਿਖੇ ਸ਼ਹੀਦ ਹੋਏ । 

ਗੁਰਬਖਸ਼ ਸਿੰਘ ਤੋਂ' ਹੈ, ਜਿਨ੍ਹਾਂ ਦੀ ਸ਼ਹੀਦੀ ਦਾ ਵੇਰਵਾ ਅਸੀਂ' ਪਿੱਛੋਂ ਇਕ ਫੁੱਟ ਨੋਟ ਵਿਜ਼ ਦੇ ਆਏ ਹਾਂ । 


ਸ਼ਹੀਦ' ਬਿਲਾਸ (ਭਾਈ ਮਨੀ ਸਿੰਘ) 
1੧241 


ਰਾਨਾ ਰੰਕ ਸਮ ਕੋਈ ਨਹਿ ਤਉ ਕੇ, ਦਾਨ ਦੇਹ ਮੂੰਡ ਭਟੋ' ਕਾ ਭਰਿਆ । 
ਸੜ੍ਹਾਂ ਸੈ ਇਕਾਵਨ ਭਯੋ ਸਾਕਾ, ਅਸਾਢ ਬਾਨਮੇਂ ਜਸ ਉਚਰਿਆ ! 
ਭੀਮ ਸਿੰਘ ਜਸ ਜੋੜ ਕੇ ਭਨਿਆ, ਭੱਡੂ ਕੇ ਮਲਹਾਨ ਥਾਲ ਮੁਹਰੈ ਕਾ 
ਭਾਗੂ ਸਿੰਘ ਲਿਆ ਧਰਿਆ । 
ਬੇਲ ਬਧੈ ਤਉ ਬੀਰ ਸਗਰਾਮ ਸਿੰਘ ਕੀ, ਭੱਟ ਗਾਵੈ ਦਰ ਤਉ ਤੇ ਖਰਿਆ ।੧। 
(ਭੱਟ ਵਹੀ ਮੁਲਤਾਨੀ, ਸਿੰਧੀ) 
(ਏ) ਉਸ ਵਕਤ ਕੇ ਭੇਂਟ! ਕੋ ਵਾਕ 
ਭਾਈ ਮਨੀ ਸਿੰਘ ਦੀ ਮਹਿਮਾ ਭੱਟਾਂ ਦੀ ਜ਼ਬਾਨੀ: 
ਕਥਿਤ : __ ਸਿਖਨ ਮੈਂ ਸਿਖ ਊਚੋ, ਭਗਤਨ ਮੈਂ ਭਗਤ ਸੂਚੋ, 
ਸਿਖੀ ਕੀ ਨਿਆਈ ਕਹੀਏ ਭਾਈ ਮਨੀ ਸਿੰਘ ਜੀ । 
ਸਿਦਕ ਸੋਂ ਕਟਾਯੋ ਹੀਜੋ, ਨ ਮਾਨੀ ਕਛੁ ਸ਼ੰਕ ਜੀ । 
ਸਿਖ ਸੋ ਪ੍ਰਸੰਨ ਭਏ, ਦੁਸ਼ਟ ਸਭ ਭਰਿਸ਼ਟ ਭਏ । 
ਗਿਆਨ ਕੀ ਖੜਗ ਸੋ, ਸੋ ਮਾਰੇ ਚੌਰੰਗ ਜੀ । 
ਗੁਰ ਸਿਖ ਕਹਾਵੈ ਜੋਊ, ਕਰਨੀ ਜਿਹ ਕਮਾਵੈ ਸੋਊ, 
ਮਨੀ ਸਿੰਘ ਤੁੱਲ ਭਯੋ ਰਾਣਾ ਐ ਨਹਿ ਰੰਕ ਜੀ 1 
(ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼, ਛਾਪ ਤੀਸਰੀ, ਪੰਨਾ 227) 
(ਸ) ਜਲਹਾਨੇਂ ਪੰਵਾਰ ਬੰਸ ਜੌਲੇ ਕਾ. ਚਉਂ' ਕੁੰਟੀ ਨਾਉ' ਤਉ ਕਾ ਪਰਿਆ । 
ਜਸ ਗਾਊਂ ਤਉ ਦਾਦੇ ਜੇਠਾ ਸਿੰਘ” ਕਾ, ਲੈ ਭਾਈ ਮੂਤ ਸਾਕਾ ਜਿਹ ਕਰਿਆ । 
ਧਨ ਧੈਨ ਦਿਆਲ ਦਾਸ ਜਸ ਤਉ ਕਾ, ਰਿੱਧ ਚੁਗੱਤੇ ਦੇਗੇ ਭੀਤਰ ਧਰਿਆ । 
ਬਚ੍ਰਿਤ ਸਿੰਘ'ਜਸ ਤਉ ਕਾ ਗਾਊਂ, ਸਾਮੁਹ ਜੂਝਾ ਨਹ ਤਉਂ ਡਰਿਆ । 
ਧੱਨ ਧੈਨ ਮਨੀ ਸਿੰਘ ਜਸ ਤਉ ਕਾ, ਬੰਦ ਬੰਦ ਕੱਟ ਪੋਸ ਉਖਰਿਆ । 
ਧੌਨ ਧੌਨ ਉਦੇ ਸਿੰਘ ਜਸ ਤਉ ਕਾ ਦ੍ਰਾਦਸ ਘਰੀ ਇਕੇਲਾ ਤਉ ਲਰਿਆ । 
ਘੋਰਾ ਦਾਨ ਦੀਯੇ ਤਉ ਉਜਲ, ਮੂੰਡ ਭਟੋਂ' ਕਾ ਭਾਗੂ ਸਿੰਘ ਤਉ ਭਰਿਆ । 


1. ਇਹ ਭੇਂਟ ਅਮਰ ਸਿੰਘ, ਦੇਸਾ ਸਿੰਘ ਭੱਟ ਦਾ ਪੁੱਤਰ ਸੀ । ਇਸ ਦਾ ਇਹੋਂ ਕਬਿੱਤ ਭੇਂਟ ਵਹੀ ਕਰ ਸਿੰਧੂ 
ਵਿਚ ਲਿਖਿਆ ਮੌਜੂਦ ਹੈ 1 
2.  ਰਾਜਖੂਤਾਂ ਦੇ ਸਾਹਸੀ ਜਾਂ ਡੂਮ ਨਹੀਂ ਹੁੰਦੇ । ਇਨ੍ਹਾਂ ਦਾ ਜਸ, ਚੜ੍ਹਤਲ, ਸ਼ਹੀਦੀ ਤੇ ਬਰਸੀ ਉੱਤੇ ਬੋਲਣ 
ਵਾਲੇ ਕੁਲ ਭੇਂਟ ਹੁੰਦੇ ਸਨ । ਭਾਈ ਸਾਹਿਬ ਦੀ ਬੰਸ ਦੇ ਭੱਟ ਕੌਸ਼ਸ਼ ਗੋਤ੍ਰੋ ਗੋੜ ਬ੍ਰਾਹਮਣ ਹਨ । 
3. ਭਾਈ ਜੇਠਾ ਸਿੰਘ ਨੇ ਆਪਣੇ ਬਰਾ ਰੂਪ ਸਿੰਘ ਤੇ ਪੁਤ੍ਰ, ਹਰੀ ਸਿੰਘ ਸਮੰਤ 9 ਕੱਤਕ 1768 ਬਿ: (1711 
ਈ:) ਨੂੰ ਲਾਹੌਰ ਦੇ ਪ੍ਰਗਣੇਂ ਆਲੋਵਾਲ ਦੇ ਮੁਕਾਮ ਤੇ ਬਾਕੀ 31 ਸਿੰਘਾਂ ਸਮੈਤ ਸ਼ਹਾਦਤ ਪਾਈ ਸੀ । 
4. ਬਚ੍ਰਿਤ ਸਿੰਘ ਤੇ ਉਦੈ ਸਿੰਘ ਦੋਵੇਂ ਭਰਾ ਅਨੰਦਪੁਰ ਦਾ ਕਿਲਾ ਤਿਆਗਣ ਸਮੇਂ ਚਸਤੇ ਵਿਚ ਸ਼ਹੀਦ ਹੋਏ ਸਨ : 
ਆਇ ਲਰੇ ਤਿਹ ਨੀਚ ਪਹਾਰੀਏ, ਬੀਰ ਉਦੈ ਸਿੰਘ ਜੰਗ ਮਚਾਯੋ । 
ਐ ਅਸਵਾਰ ਦੇ ਸਿੰਘ ਬਚਿਤ੍ਰ ਕੋ, ਰੌਪਰ ਕੀ ਤਿਹ ਓਰ ਪਠਾਯੋ ।...85। 
(ਵੀਰ ਸਿੰਘ ਬਲ ਕ੍ਰਿਤ ਸਿੰਘ ਸਾਗਰ, ਅਧਿਆਇ 11) 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 41 
232੦ 42 


ਭੀਮ ਸਿੰਘ ਜਸ ਜੋੜ ਕੇ ਭਨਿਆ, ਸਾਲ ਅਠਾਰਾਂ ਸੈ ਦੋ ਗਾਮ ਸਿੱਖ ਆੜੇ ਭੀਤਰ ਰਰਿਆ 
ਬੋਲ ਵਧੈ ਤਉ ਬੀਰ ਸੰਗਰਾਮ ਸਿੰਘ ਕੀ, ਭੱਟ ਗਾਵੈ ਦਰ ਤਉ ਤੇ ਖਰਿਆ ।2। 
(ਭੱਟ ਵਹੀ ਮੁਲਤਾਨੀ-ਸਿੰਧੀ) 
ਭੀਮ ਸਿੰਘ ਭੱਟ ਨੇ, ਜੋ ਦੇਸਾ ਸਿੰਘ ਦਾ ਵੱਡਾ ਪੁਤ ਸੀ, ਭਾਈ ਸਾਹਿਬ ਦੀ ਯਾਲ੍ਹਵੀਂ ਬਰਸੀ ਤੇ 
ਨਗਰ ਸਿੱਖ ਆੜਾ ਪਰਗਣਾਂ ਭੱਡ ਬਲੌਰ ਰਾਜ ਜੰਮੂ ਵਿਚ ਜਲਹਾਨਾਂ ਮੂੰਹੀ ਦੇ ਪੰਵਾਰਾਂ ਦੇ ਇਕੱਨ 
ਵਿਚ ਇਹ ਦੋਹਾਂ ਇਨ੍ਹਾਂ ਦੇ ਬਜ਼ੁਰਗਾਂ ਦਾ ਜਸ ਵਜੋਂ ਜੋੜ ਕੇ ਗਾਇਆ । 
2 
1 ਅੱਸੂ ਸੰਮਤ 1757 ਬਿ: (1700 ਈ:) ਦੀ ਹਾਥੀ ਵਾਲੀ ਜੰਗ ਵਿਚ, ਵੀਰ ਸਿੰਘ ਬਲ ਦੇ 
ਕਥਨ ਅਨੁਸਾਰ, ਭਾਈ ਮਨੀ ਸਿੰਘ ਤੇ ਇਸ ਦੇ ਦੋ ਪੁਤ ਬਚਿਤ੍ਰ ਸਿੰਘ ਤੇ ਉਦੈ ਸਿੰਘ ਇਸ ਜੰਗ ਦੇ 
ਮੋਢੀ ਸਨ, ਜਿਵੇਂ ਕਿ ਆਪ ਲਿਖਦੇ ਹਨ : 
ਆਇ ਕਹਿਯੋ ਪੁਰ ਆਲਿਮ ਤਾ ਛਿਨ 
ਹੇ ਮਹਾਰਾਜ ! ਵੁਹ ਨੀਚ ਪਲਾਇਓ । 
ਸਿੰਘ ਬਚਿਤ੍ਰ ਸੀ ਗਢ ਕੇਸ'ਤੇ, 
ਤਾਹਿ ਸਮੇਂ ਗੁਰ ਬੇਗ ਬੁਲਾਇਯੋ ।52 । 
ਕੇਸ ਗਵੋ' ਜ਼ਢ ਸਿੰਘ ਬਚਿਤ੍ਰ 
ਸ੍ਰੀ ਪੁਰ ਅਨੰਦ ਕੀ ਓਰ ਸਿਧਾਇਓ । 
ਸੰਗ ਲਇਓ ਲਘੁ ਬੀਰ ਉਦੇ ਸਿੰਘ 
ਔਰ ਘਨੇ ਭੇਂਟ ਸੰਗ ਸੁਹਾਇਓ ।... 
ਲੋਹ ਗਢੋਂ ਚਢ ਬੀਰ ਮਨੀ ਸਿੰਘ, 
ਜਾਤ ਘਨੇ ਅਰਿ ਬੀਚ ਹੀ ਘੇਰੇ । 
ਅਦੂ ਪਤੀ ਭੱਟ ਮਦ ਪਤੀ 
ਪਦ ਗੰਗ ਕੇ ਤੀਰ ਲਏ ਭੱਟ ਤੇਰੇ । 66 । (ਸਿੰਘ ਸਾਗਰ ਅਧਿ. 11) 
ਭਾਈ ਸਾਹਿਬ ਦੀ ਕੇਵਲ ਆਪਣੀ ਹੀ ਕੁਰਬਾਨੀ ਨਹੀਂ, ਇਨ੍ਹਾਂ ਦਾ ਤਕਰੀਬਨ ਸਾਰਾ ਹੀ 
ਪਰਿਵਾਰ ਇਨ੍ਹਾਂ ਦੀ ਆਪਣੀ ਜ਼ਿੰਦਗੀ ਵਿਜ਼ ਹੀ ਗੁਰੂ ਲੇਖੇ ਲੌਂਗ ਗਇਆ ਸੀ । ਇਨ੍ਹਾਂ ਦੇ ਸਾਕੀ 
ਭਰਾਵਾਂ, ਪੂੜ੍ਹਾਂ ਤੇ ਪੋਤ੍ਰਿਆਂ” ਦੀ ਸ਼ਹੀਦੀ ਤੇ ਜੇ ਸਰਸਰੀ ਨਿਗਾਹ ਮਾਰੀ ਜਾਵੇ ਤਾਂ ਉਸ ਸਮੇਂ ਦੇ 
ਇਤਿਹਾਸ ਵਿਚੋਂ' ਇਨ੍ਹਾਂ ਦੇ ਨਾਲ ਦੀ ਮਿਸਾਲ ਬਹੁਤ ਘਟ ਮਿਲੇਗੀ । ਭਾਈ ਸਾਹਿਬ ਨੇ ਠੀਕ ਪਿਤਾ 
ਗੁਰੂ ਦੀ ਉਸ ਜੋਦੜੀ ਤੇ, ਜੋ ਉਨ੍ਹਾਂ 1745 ਬਿ: (1688 ਈ:) ਨੂੰ ਜਮਨਾ ਦੇ ਕੰਢੇ ਪਾਉਂਟਾ ਸਾਹਿਬ 
ਵਿਚ ਗੁਰੂ ਅਕਾਲ ਪੁਰਖ ਦੀ ਦਰਗਾਹ ਵਿਚ ਕੀਤੀ ਸੀ, ਉਤੇ ਪੂਰਨੇ ਪਾਏ : 


1. _ਆਲਿਮ ਸਿੰਘ ਦੇ ਪੁਤ ਨੇ ਆ ਕੇ ਦੱਸਿਆ ਕਿ ਦੁਨੀ ਚੰਦ ਭੱਜ ਗਿਆ ਹੈ । 

2. ਭਾਈ ਬਚ੍ਰਿਤ ਸਿੰਘ ਦੇ ਦੋਵੇਂ ਪੁੜ੍ , ਵੱਡਾ ਸੰਗਰਾਮ ਸਿੰਘ ਜੇਠ ਵਦੀ ਇਕਾਦਸ਼ੀ 1767 ਬਿ: (13 ਮਈ, 
1710 ਈ:) ਨੂੰ ਭਾਈ ਉਦੇ ਸਿੰਘ ਦੇ ਦੋ ਪੁੜ੍ਹਾਂ ਮਹਿਬੂਬ ਸਿੰਘ ਤੇ ਫ਼ਤਹਿ ਸਿੰਘ ਸਮੇਤ ਚਾਪੜ ਚਿੜੀ 
ਦੀ ਜੰਗ ਵਿਚ, ਤੇ ਰਾਮ ਸਿੰਘ ਹਾੜ੍ਹ ਸੁਦੀ ਏਕਮ 1773 ਬਿ: (9 ਜੂਨ, 1716 ਈ:) ਨੂੰ ਦਿੱਲੀ ਵਿਚ 
ਸ਼ਹੀਦੀ ਪਾ ਗਏ ਸਨ । 


42 ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 
ਰ 232੦ 43 


ਹੇ ਰਵ ਹੇ ਸਸ ਹੇ ਕਰਨਾ ਨਿਧ, ਮੋਰੀ ਅਬੈ ਬਿਨਤੀ ਸੁਨ ਲੀਜੈ । 
ਅਉਰ ਨਾ ਮਾਂਗਤ ਹਉ ਤੁਮ ਤੇ ਕੁਛ, ਚਾਹਿਤ ਹੋ ਚਿੱਤ ਮੈਂ ਸੋਈ ਕੀਜੈ । 
ਸ਼ਸਤ੍ੂਨ ਸਿਉੱ' ਅਤਿ ਹੀ ਚਨ ਭੀਤਰ ਜੂਝ ਮਰੋਂ, ਕਹਿ ਸਾਚ ਪਤੀਜੈ । 
ਸੰਤ ਸਹਾਇ ਸਦਾ ਜਗ ਮਾਇ, ਕ੍ਰਿਪਾ ਕਰ ਸਿਯਾਮ ਇਹੈ ਬਰ਼ ਦੀਜੈ । 189। 
ਜਉ ਕੁਛ ਇਫ਼ ਕਰੋਂ ਧਨ ਕੀ, ਤੇ ਚਲਿਯੋ ਧਨ ਦੇਸਨ ਦੇਸ ਤੇ ਆਵੈ । 
ਐ ਸਭ ਰਿਧਨ ਸਿਧਨ ਪੈ, ਹਮਰੋਂ ਨਹੀਂ ਨੈਕ ਹੀਆ ਲਲਚਾਵੈ । 
ਔਰ ਸੁਨੋ' ਕਛੁ ਜੋਗ ਬਿਖੈ, ਕਹਿ ਕਉਨ ਇਤੋ ਤਪ ਕੇ ਤਨ ਤਾਵੈ । 
ਜੂਝ ਮਰੋ ਰਨ ਮੈ' ਤਜ ਭੈ, ਤੁਮ ਤੇ ਪ੍ਰਭੁ ਸਿਯਾਮ ਇਹੈ ਬਰ ਪਾਵੈ । 1900 । 
ਛੌਤ੍ਹੀ ਕੋ ਪੂਤ ਹੋ ਬਾਮਨ ਕੋ ਨਾਹਿ, ਕੈ ਤਪੁ ਆਵਤ ਹੈ ਜੇ ਕਰੋ । 
ਅਰ ਔਰ ਜੰਜਾਰ ਜਿਤੋ ਗ੍ਰਹਿ ਕੋ, ਤੁਹਿ ਤਿਆਗ ਕਹਾ ਚਿੱਤ ਤਾ ਮੈਂ ਧਰੋ । 
ਅਬ ਰੀਝ ਕੈ ਦਿਹੁ ਵਹੈ ਹਮ ਕੋ, ਜੋਊ ਹਊ ਬਿਨਤੀ ਕਰ ਜੋਰ ਕਰੋ । 
ਜਬ ਆਵ ਕੀ ਅਉਧ ਨਿਦਾਨ ਬਨੈ, ਅਤਿ ਹੀ ਰਨ ਮੈ ਤਬ ਜੂਬ ਮਰੋ ।2488। 
(ਕ੍ਰਿਸ਼ਨਾਵਤਾਰ ਪਾਂ: 10) 
ਇਸ ਤਰ੍ਹਾਂ ਇਹ ਸ਼ਹੀਦੀ ਨਾਟਕ 1701 ਬਿ: (1644 ਈ”) ਨੂੰ ਸ਼ੁਰੂ ਹੋਇਆ ਤੇ ਇਸ ਦੀ 
ਸਮਾਪਤੀ 1781 ਬਿ: (1734 ਈ?) ਨੂੰ ਹੋਈ । ਭਾਈ ਸਾਹਿਬ ਨੂੰ ਨਖਾਸ ਚੌਕ ਵਿਚ, ਜੋ ਲਾਹੌਰ 
ਲੰਡੇ ਬਾਜ਼ਾਰ ਵਿਚ ਹੈ, ਸ਼ਹੀਦ ਕੀਤਾ ਗਿਆ ਸੀ । ਉਸ ਅਸਥਾਨ ਦਾ ਨਾਮ ਗੁਰਦਵਾਰਾ ਸ਼ਹੀਦ ਗੰਜ 
ਹੈ । ਇਸ ਦੇ ਅਹਾਤੇ ਵਿਚ ਇੱਕ ਖੂਹ ਹੈ, ਜਿਸ ਨੂੰ ਸ਼ਹੀਦੀ ਖੂਹ ਆਖਿਆ ਜਾਂਦਾ ਹੈ । ਉਸ ਵਿਚ 
ਲਗੀ ਇੱਟ ਤੇ ਇਹ ਅੱਖਰ ਉੱਕਰੇ ਹੋਏ ਹਨ : 
“੧ਉ'ਸੇਤਿਗੁਰੂ ਪਰਸਾਦਿ ॥. 
ਸ਼ਹੀਦ ਗੰਜ ਤਾਰੂ ਸਿੰਘ ਮਨੀ ਸਿੰਘ ਕਾ 
ਸੰਮਤ 1893 ਭਾਦਰੋ ਸੁਦੀ ਪੰਚਮੀ ਸ਼ਹੀਦ ਬੁੰਗਾ ਸਾਹਿਬ 
ਬੁੰਗੇ ਦੀ ਟਹਿਲ ਸਿੰਘ ਸਾਹਿਬ ਰਣਜੀਤ ਸਿੰਘ, ਖੂਹ ਦੀ 
ਟਹਿਲ ਸੰਮੂਹ ਖਾਲਸੇ ਜੀ ਕੀਤੀ । ਟਹਿਲੀਏ ਜੋਧ ਸਿੰਘ 
ਜੀਵਨ ਸਿੰਘ ਦੇ ਹੱਥੀਂ । ਹੋਰ ਸਰਬੌਤ ਖਾਲਸੇ ਦੀ ਟਹਿਲ 
ਲੇਖੇ ਲੱਗੇ । ਕੱਟ ਤੀਰਥ ਖੂਹ ਦੇ ਨਾਉਂ 
ਦੋਹਰਾ : ਸ਼ਹੀਦ ਬੁੰਗਾ ਸਤਿਗੁਰੂ ਕਾ, ਜੋ ਸਿਖ ਕਰੇ ਇਸਨਾਨ । 
ਜਨਮ ਮਰਨ ਤਿਸ ਕਟੀਏ, ਨਿਹਚਲ ਪਾਵੇ ਥਾਨ । 
ਸਤਿ ਕਰ ਮੰਨਣਾ ” 
ਭਾਈ ਮਨੀ ਸਿੰਘ ਜੀ ਸ਼ਹੀਦ ਦਾ ਸਸਕਾਰ ਭਾਈ ਸੁਬੇਗ ਸਿੰਘ ਆਦਿ ਲਾਹੌਰੀ ਸਿੱਖਾਂ ਨੇ 
ਮਸਤੀ ਦਰਵਾਜ਼ਿਓਂ ਬਾਹਰ ਸ਼ਾਹੀ ਕਿਲੇਂ ਦੇ ਨਜ਼ਦੀਕ ਲਿਜਾ ਕੇ ਕੀਤਾ, ਜਿੱਥੇ ਗੁਰਦਵਾਰਾ ਸ਼ਹੀਦ 
ਗੰਜ ਦੂਸਰਾ ਬਣਿਆ ਹੋਇਆ ਹੈ । 
ਇਸ ਤਰ੍ਹਾਂ ਭਾਈ ਸਾਹਿਬ ਦਾ ਆਪਣਾ ਸਮੁੱਚਾ ਜੀਵਨ ਇੱਕ ਅਦੁੱਤੀ ਤੇ ਅਮਲੋਕ ਹੈ । ਇਨ੍ਹਾਂ 
ਦਾ ਜੀਵਨ-ਚਰਿਤ੍ਰ ਪੜ੍ਹਨ ਤੋਂ ਇਨ੍ਹਾਂ ਦੀ ਅਨੇਕ-ਪੇਂਖੀ ਸ਼ਖਸੀਅਤ ਦੇ ਦਰਸ਼ਨ ਹੁੰਦੇ ਹਨ । ਜੇ ਇਨ੍ਹਾਂ 
ਦੇ ਭਰਾ, ਪੁਤ੍ਰ ਤੇ ਪੋੜ੍ਹੇ ਅਤੇ ਬਾਕੀ ਸਾਰੇ ਖ਼ਾਨਦਾਨ ਦਾ ਇਤਿਹਾਸ ਲਿਖਿਆ ਜਾਵੇ ਤਾਂ ਇੱਕ ਵੱਖਰੀ 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 43 
1੧2੦ 44 


ਪੁਸਤਕ ਬਣ ਜਾਂਦੀ ਹੈ, ਜਿਸ ਨੂੰ ਅਸੀਂ ਕਿਸੇ ਹੋਰ ਸਮੇਂ ਪਾਠਕ-ਜਨਾਂ ਸਾਹਮਣੇ ਰੱਖਾਂਗੇ । ਇਹ ਘਰ 
ਕਦੀਮੀ ਪਿਤਾ ਪਿਤਾਮਾ ਤੋਂ ਪੂਰਣ ਗੁਰੂ ਘਚ ਦਾ ਸਿਦਕੀ ਤੇ ਸ਼ੁਧਾਲੂ ਚਲਾ ਆਉਂਦਾ ਸੀ । ਭਾਈ ਸੁੱਖਾ 
ਸਿੰਘ ਦੇ ਕਥਨ ਤੋਂ ਇਸ ਦੀ ਪੁਸ਼ਟੀ ਹੁੰਦੀ ਹੈ : 
ਦੱਖਣ ਦੇਸ ਜਵਨ ਕੀ ਬਾਸੀ । 
ਸੇਵਕ ਸੁਨੇ ਆਦਿ ਅਬਿਨਾਸੀ । 173। _ (ਗੁਰ ਬਿਲਾਸ ਪਾ: 10, ਅਧਿਆਇ 15) 
8, ਕੂ 
ਭਾਈ ਮਨੀ ਸਿੰਘ ਦੀ ਸਾਹਿੱਤ-ਸੇਵਾ ਸੰਮਤ 1736 ਬਿ: (1679 ਈ:) ਤੋਂ ਸ਼ੁਰੂ ਹੁੰਦੀ ਹੈ, 
ਜਦੋਂ ਇਨ੍ਹਾਂ ਦੀ ਆਯੂ ਕੇਵਲ 35 ਸਾਲਾਂ ਦੀ ਹੀ ਸੀ, ਜਿਵੇਂ ਕਿ ਲਿਖਿਆ ਹੈ : 
ਆਯੂ ਪੈਂਤੀ ਬਰਖ ਕੀ, ਮਨੀ ਸਿੰਘ ਕੀ ਆਹਿ । 
ਲਿਖੇ ਲਿਖਾਏ ਪੋਥੀਆਂ, ਮਨ ਮਹਿ ਬਹੁ ਉਤਸਾਹਿ 140। (ਸ਼ਹੀਦ ਬਿਲਾਸ) 
ਪੁਰਾਣੀਆਂ ਲਿਖਤਾਂ ਦੇ ਅਨੁਸਾਰ ਭਾਈ ਸਾਹਿਬ ਦੀ ਆਪਣੀ ਤੇ ਆਪਣੇ ਰਾਹੀਂ ਕਰਵਾਈ 
ਸਾਹਿੱਤਕ ਸੇਵਾ ਦੀ ਵੰਡ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ : 
(ਉ) ਪੋਬੀਆਂ ਦੀ ਲਿਖਾਈ । 
(ਅ) ਦਮਦਮੀ ਬੀੜ ਦਾ ਸੰਪਾਦਨ । 
(ਏ) ਸਾਖੀਆਂ ਦੀ ਰਚਨਾ । 
(ਸ) ਦਸਮ ਗ੍ਰੰਥ ਦਾ ਸੰਪਾਦਨ । 
(ਹ) ਆਦਿ ਦਸਮ ਗ੍ਰੰਥ ਸਾਹਿਬ ਦਾ ਪੁਨਰ ਸੰਪਾਦਨ । 
(ਕ) ਫੁਟਕਲ ਰਚਨਾ । 
ਪੁਰਾਣੀਆਂ ਲਿਖਤਾੰ ਦੇ ਅਨੁਸਾਰ ਸੰਮਤ 1733 ਬਿ: (1676 ਈ:) ਦੀ ਵੈਸਾਖੀ ਨੂੰ ਆਦਿ 
ਸਿੰਘਾਸਨ' ਅਸਥਾਨ ਤੇ ਰਾਜ ਸਾਜ” ਧਾਰਨ ਕਰਨ ਤੋਂ ਢਾਈ ਸਾਲ ਬਾਅਦ ਸੰਮਤ 1735 ਬਿ: (1678 
.₹ਈ:) ਤੋਂ ਉਪਰੰਤ ਗੁਰੂ ਸਾਹਿਬ ਨੇ ਕਰਤਾਰਪੁਰੀ ਸੋਢੀਆਂ ਪਾਸੋਂ ਗੁਰੂ ਅਰਜਨ ਸਾਹਿਬ ਵਾਲੀ ਬੀੜ ਦੇ 
ਦਰਸ਼ਨ ਕਰਨ ਤੇ ਉਸ ਤੋਂ ਇੱਕ ਉਤਾਰਾ ਕਰਾਉਣ ਲਈ ਮੰਗ ਭੇਜੀ ਸੀ, ਜੋ ਉਨ੍ਹਾਂ ਨੇ ਦਿੱਤੀ: 
ਸੈ ਗੁਰੂ ਗੋਬਿੰਦ ਸਿੰਘ ਜੀ ਨੇ 'ਗੁਰ-ਗੱਦੀ ਤੇ ਬਿਰਾਜਮਾਨ ਹੁੰਦਿਆਂ ਆਪਣੀ ਤਵੱਜੋ ਪਹਿਲਾਂ 
ਗੁਰੂ ਗ੍ਰੰਥ ਸਾਹਿਬ ਦੇ ਨਵੇਂ ਉਤਾਰਿਆਂ ਵੱਲ ਦਿੱਤੀ । ਉਨ੍ਹਾਂ ਧੀਰ ਮੌਲੀਆਂ ਦੇ ਕੀਤੇ ਇਸ ਇਨਕਾਰ 
ਤੋਂ ਪ੍ਰਭਾਵਿਤ ਹੋ ਕੇ ਤੇ ਇਨ੍ਹਾਂ ਦੇ ਅੜਿੱਕੇ ਨੂੰ ਦੂਰ ਕਰਨ ਲਈ ਸੰਮਤ 1735 ਬਿ: (1678 ਈ:) ਤੋਂ 
ਉਪਰੰਤ ਭਾਈ ਮਨੀ ਸਿੰਘ ਤੇ ਭਾਈ ਹਰਿ ਦਾਸ ਆਦਿ ਲਿਖਾਰੀਆਂ ਦੀ ਸੇਵਾ ਗੁਰੂ ਗ੍ਰੰਥ ਸਾਹਿਬ 
ਦੀਆਂ ਬੀੜਾਂ ਲਿਖਣ-ਲਿਖਾਉਣ ਤੇ ਲਗਾਈ । ਇਨ੍ਹਾਂ ਬੀੜਾਂ ਵਿਚ ਖਾਸ ਵਿਸ਼ੇਸ਼ਤਾ ਇਹ ਹੈ ਕਿ ਇੱਕ 
ਤਾਂ ਨੌਵੇਂ ਸਤਿਗੁਰਾਂ ਦੀ ਸਾਰੀ ਬਾਣੀ ਰਾਗਾਂ ਵਾਰ ਆਪਣੇ ਥਾਂ ਸਿਰ ਚੜ੍ਹੀ ਹੋਈ ਹੈ । ਦੂਸਰੀ ਇਹ ਹੈ 
1. ਆਦਿ ਸਿੰਘਾਸਨ ਤੋਂ ਭਾਵ ਆਨੰਦਪੁਰ ਦਾ ਪਹਿਲਾ ਅਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਰਾਜਾ 
ਦੀਪ ਚੰਦ ਕਹਿਲੂਰੀ ਦੀ ਸਤਾਰ੍ਹਵੀਂ ਤੋਂ ਵਾਪਸ ਆ ਕੋ 21 ਹਾੜ ਸੰਮਤ 1722 ਬਿ: (1665 ਈ:)ਨੂੰ 
ਸਰੋਂਟੇ ਪਿੰਡ ਦੀ ਜਮੀਨ ਵਿਚ ਮਾਖੋਵਾਲ ਨਗਰ ਦੇ ਪੁਰਾਣੇ ਥੇਹ ਉੱਤੇ ਮੋੜ੍ਹੀ ਗੱਡੀ ਸੀ । 
2. ਸਤ੍ਹਾਂ ਸੈ ਸ਼ਿਵ ਨੈਨ ਭਨ, ਪੁਨਿ ਅਗਨੀ ਪੁਮਾਨ । ਆਦਿ ਸਿੰਘਾਸਨ ਦਮ ਦਮਾ, ਰਾਜ ਧਰਾ ਗੁਰ ਜਾਨ । 
(ਕੋਇਰ ਸਿੰਘ ਕ੍ਰਿਤ ਗੁਰਬਿਲਾਸ ਪਾ:10) 
3. ਦੇਖੋ ਰਹਿਤਨਾਮਾ ਚੌਪਾ ਸਿੰਘ, ਬੰਸਾਵਲੀ ਨਾਮਾ ਕੇਸਰ ਸਿੰਘ ਛਿੱਬਰ, ਚਰਨ ਦਸਵਾਂ, ਪੰਥ ਪ੍ਰਕਾਸ਼, 
ਗਿਆਨੀ ਗਿਆਨ ਸਿੰਘ, ਬਿਸਰਾਮ ਬਾਈਸਵਾਂ । 
44 ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 
1੧2੮ 45 


ਕਿ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਵਿਚ ਜਵਾਬੀ ਦੋਹਰੇ ਤੇ ਮੌਹਲਾ 10 ਲਿਖਿਆ ਹੋਇਆ ਹੈ, 
ਅਤੇ ਪ੍ਰਵਾਨਗੀ ਵਜੋਂ ਇਨ੍ਹਾਂ ਸਾਰੀਆਂ ਬੀੜਾਂ ਤੇ ਸ੍ਰੀ ਦਸ਼ਮੇਸ਼ ਜੀ ਦੀ ਸਹੀ ਪਈ ਹੋਈ ਹੈ । 


(ਅ) ਦਮਦਮੀ ਬੀੜ ਦਾ ਸੰਪਾਦਨ 

ਦਮਦਮੀ ਉਹ ਪਾਵਨ ਬੀੜ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਵਨ ਤੋਂ ਇੱਕ 
ਦਿਨ ਪਹਿਨੇ ਕੱਤਕ ਸੁਦੀ ਚੌਥ ਸੰਮਤ 1765 ਬਿ: (1708 ਈ:) ਨੂੰ ਗੁਰਿਆਈ ਦੇ ਕੇ ਪੰਥ ਨੂੰ ਇਸ 
ਦੀ ਤਾਬਿਆ ਕੀਤਾ ਤੇ ਸਿੰਘਾਂ ਇਸੇ ਗੁਰੂ ਦੀ ਓਟ ਲੈ ਕੇ ਵੱਡੇ ਘੱਲੂਘਾਰੇ ਵਿਚ ਦੁਸ਼ਮਣਾਂ ਨਾਲ ਦੋ ਹੱਥ 
ਕੀਤੇ ਤੇ ਸ਼ਹੀਦੀਆਂ ਪਾਈਆਂ ਸਨ । ਇਸ ਬੀੜ ਦਾ ਲਿਖਣ-ਅਸਥਾਨ ਮਾਲਵੇ ਵਿਚ ਸਾਬੋ ਕੀ 
ਤਲਵੰਡੀ ਵਾਲਾ ਦਮਦਮਾ ਸੰਹਿਬ ਹੈ ਤੇ ਰਵਾਇਤ ਅਨੁਸਾਰ ਇਸ ਦੇ ਲਿਖਾਰੀ ਭਾਈ ਮਨੀ ਸਿੰਘ ਜੀ 
ਗਿਆਨੀ ਸਨ । 


(ਏ) ਸਾਖੀਆਂ ਦੀ ਰਚਨਾ 

ਭਾਈ ਮਨੀ ਸਿੰਘ ਦੀਆਂ ਦੋ ਰਚਨਾਵਾਂ ਗਿਆਨ ਰਤਨਾਵਲੀ ਤੇ ਭਗਤ ਰਤਨਾਵਲੀ ਮੰਨੀਆਂ 
, ਜਾਂਦੀਆਂ ਹਨ । ਕੁਝ ਇਕ ਟੀਕੇ ਵੀ ਉਨ੍ਹਾਂ ਦੇ ਨਾਂ ਨਾਲ ਸੰਬੰਧਿਤ ਹਨ । ਇਨ੍ਹਾਂ ਰਚਨਾਵਾਂ ਨੂੰ ਦੇਖਣ 
ਤੋਂ ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਭਾਈ ਸਾਹਿਬ ਆਪ ਤਾਂ ਕਥਾਵਾਚਕ ਸਨ ਤੇ ਅਗੋਂ ਸੁਣ ਕੇ 
ਲਿਖਣ ਵਾਲਾ ਉਨ੍ਹਾਂ ਦਾ ਕੋਈ ਹੋਰ ਸ਼ਰਧਾਲੂ ਸੀ । 

ਇਸ ਹਾਲਤ ਵਿਚ ਭਾਈ ਸਾਹਿਬ ਇਨ੍ਹਾਂ ਦੇ ਲਿਖਾਰੀ ਨਹੀਂ ਕਹੇ ਜਾ ਸਕਦੇ ਭਾਵੇਂ ਸਾਰੀ 
ਲਿਖਤ ਵਿਜ਼ ਉਨ੍ਹਾਂ ਦੀ ਹੀ ਜੋਤ ਕੰਮ ਕਰ ਰਹੀ ਹੈ । ਕਿਸੇ ਸਿੱਖ ਨੇ ਭਾਈ ਜੀ ਪਾਸੋਂ ਗਿਆਨ ਦੀਆਂ 
ਗੁਹਜ ਗੱਲਾਂ ਸਰਵਣ ਕੀਤੀਆਂ ਤੇ ਸਮਾਂ ਪਾ ਕੇ ਲਿਖ ਦਿੱਤੀਆਂ । 

ਇਨ੍ਹਾਂ ਦੋਹਾਂ ਪੁਸਤਕਾਂ ਦੀ ਲਿਖਣ-ਸ਼ੈਲੀ ਤੇ ਬੋਲੀ ਆਪਸ ਵਿਚ ਢੇਰ ਮਿਲਦੀ ਹੈ, ਜਿਸ 
ਤੋਂ ਵਿਸ਼ਵਾਸ ਬੱਝਦਾ ਹੈ ਕਿ ਇਨ੍ਹਾਂ ਦਾ ਲਿਖਾਰੀ ਇੱਕੋ ਹੀ ਸੀ । ਅਸਾਂ ਹੁਣ ਇਹ ਵੇਖਣਾ ਹੈ 
ਕਿ ਲਿਖਾਰੀ ਨੇ ਆਪਣਾ ਨਾਮ ਤਾਂ ਦਿੱਤਾ ਨਹੀਂ ਤੇ ਮਨੀ ਸਿੰਘ ਇਨ੍ਹਾਂ ਦੇ ਲਿਖਾਰੀ ਨਹੀਂ, ਫਿਰ 
.. ਉਹ ਕੌਣ ਹੈ ਜਿਸ ਨੇ ਇਨ੍ਹਾਂ ਨੂੰ ਲਿਖਿਆ? ਕਵਿ ਗੁਲਾਬ ਸਿੰਘ ਰਚਿਤ ਗੁਰ ਪ੍ਰਣਾਲੀ (1909 
ਬ੍ਰਿਕਮੀ).ਅਨੁਸਾਰ ਪਹਿਲੀ ਵਾਰ ਦਾ ਟੀਕਾ, ਭਾਵ ਗਿਆਨ ਰਤਨਾਵਲੀ ਲਿਖਣ ਵਾਲੇ ਸੂਰਤ 
ਸਿੰਘ ਜੀ ਸਨ।" 

ਭਾਈ ਸੂਰਤ ਸਿੰਘ ਨੇ ਜਿੱਥੇ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦਾ ਟੀਕਾ ਕੀਤਾ, ਉੱਥੇ ਉਸ 
ਨੇ ਇਸ ਦੇ ਉਪਰੰਤ ਯਾਰ੍ਹਵੀਂ ਵਾਰ ਦਾ ਵੀ ਟੀਕਾ ਕੀਤਾ ਸੀ । ਇਹ ਦੋਵੇਂ ਟੀਕੇ ਗਿਆਨ ਰਤਨਾਵਲੀ 
ਤੇ ਭਗਤ ਰਤਨਾਵਲੀ ਤੇ ਭਗਤ ਦੇ ਲਿਖਣ ਦਾ ਸਮਾਂ ਭਾਈ ਸੇਵਾ ਸਿੰਘ ਦੇ ਕਥਨ ਅਨੁਸਾਰ ਸੰਮਤ 
1764 ਬਿ: (1707 ਈ:) ਦਾ ਬਣਦਾ ਹੈ । 


1. ਅਰ ਮਿਹਰਵਾਨ ਕ੍ਰਿਤ ਜਨਮ ਸਾਖੀ ਹੂੰ ਲਿਖਯੋ 
ਭਾਈ ਜੀ ਕੀ ਪਹਿਲੀ ਵਾਰ ਮਾਹਿ ਐਸੇ ਜਾਨੀਐ 
ਭਾਖਯੋਂ ਬਿਸਾਖ ਮਾਸ ਸੁਦੀ ਤੀਜ ਜਾਨੀਐ । _ (ਕਾਵਿ ਗੁਲਾਬ ਸਿੰਘ ਕ੍ਰਿਤ ਗੁਰ ਪੁਣਾਲੀ, 1908 ਬਿ:) 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 1 


ਇੰਜ ਹੀ ਸੂਰਤ ਸਿੰਘ ਦੀ ਤਰ੍ਹਾਂ ਭਾਈ ਸੋਹਨ” ਜੀ ਹਨ ਜਿਨ੍ਹਾਂ ਨੇ ਸੰਮਤ 1775 ਬਿ: (1719 
ਈ.:) ਵਿਚ ਗੁਰ ਬਿਲਾਸ ਪਾ: 6 ਦੀ ਰਚਨਾ ਕੀਤੀ । ਇਸ ਦੇ ਪੜ੍ਹਨ ਤੇ ਵਿਚਾਰਨ ਤੋਂ ਪਤਾ ਲੱਗਦਾ 
ਹੈ ਕਿ ਇਸ ਨੂੰ ਵੀ ਉਸੇ ਤਰ੍ਹਾਂ ਸ਼ੁਰੂ ਕੀਤਾ ਗਿਆ ਹੈ ਜਿਵੇਂ ਉਪਰਲੀਆਂ ਦੋਹਾਂ ਪੁਸਤਕਾਂ ਨੂੰ ਸ਼ੁਰੂ ਕੀਤਾ 
ਗਿਆ ਸੀ । _ ਆਚੰਭ ਵਿਚ ਸਿੱਖਾਂ ਵਲੋਂ ਭਾਈ ਮਨੀ ਸਿੰਘ ਪ੍ਰਤੀ ਪੂਸ਼ਨ ਹਨ ਤੇ ਫਿਰ ਭਾਈ ਮਨੀ 
` ਸਿੰਘ ਵੱਲੋਂ ਉੱਤਰ ਦੇ ਰੂਪ ਵਿਚ ਭਾਈ ਗੁਰਦਾਸ ਦੀ ਪਹਿਲੀ ਵਾਰ ਦਾ ਟੀਕਾ ਹੈ । 

ਭਾਈ ਸੋਹਨ ਗੁਰ ਬਿਲਾਸ ਪਾ: 6 ਦਾ ਲਿਖਾਰੀ ਦਾਅਵਾ ਕਰਦਾ ਹੈ ਕਿ ਭਾਈ ਮਨੀ ਸਿੰਘ ਨੇ 
ਗੁਰਦੁਆਰਾ ਨਾਨਕਸਰ (ਜ਼ਿਲਾ ਝੰਗ ਦੇ ਪਿੰਡ ਬਾਗਾਂ ਵਾਲੇ) ਵਿਚ ਇੱਕ ਮਹੀਨਾ ਠਹਿਰ ਕੇ ਜੇਹੜੀ 
ਕਥਾਂ ਛੇਵੇਂ ਪਾਤਸ਼ਾਹ ਦੀ ਸੁਣਾਈ ਸੀ, ਉੱਸ ਨੂੰ ਮੈਂ ਆਪਣੇ ਗੁਰਦੇਵ ਕਵਿ ਧਰਮ ਸਿੰਘ ਰਾਹੀਂ ਗੁਰ 
ਬਿਲਾਸ ਦੇ ਰੂਪ ਵਿਚ ਲਿਖ ਰਿਹਾ ਹਾਂ । ਇਸ ਦੇ ਪੜ੍ਹਨ ਤੋਂ ਪਤਾ ਚਲਦਾ ਹੈ ਕਿ ਇਸ ਦੇ ਪਾਸ ਸੂਰਤ 
ਸਿੰਘ ਕ੍ਰਿਤ ਭਗਤ ਰਤਨਾਵਲੀ ਵੀ ਸੀ । ਇਹਦੇ ਵਿਚ ਜੇਹੜੀਆਂ ਸਾਖੀਆਂ ਗੁਰੂ ਪੰਚਮ ਪਾਤਸ਼ਾਹ 
ਤੇ ਛੇਵੇਂ ਪਾਤਸ਼ਾਹ ਦੇ ਸਮੇਂ ਦੀਆਂ ਆਈਆਂ ਹਨ ਉਨ੍ਹਾਂ ਵਿਚੋਂ ਕੁਝ ਉਉੇ ਤਰ੍ਹਾਂ ਉਥੋਂ ਲੈ ਕੇ ਇਥੇ 

ਗੁਰ-ਬਿਲਾਸ ਵਿਚ ਦਿੱਤੀਆਂ ਹੋਈਆਂ ਹਨ । 

ਸੋ, ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਗਿਆਨ ਰਤਨਾਵਲੀ, ਭਗਤ ਰਤਨਾਵਲੀ ਤੇ ਗੁਰ- 
ਬਿਲਾਸ ਇਹ ਤਿੰਨੇ ਪੁਸਤਕਾਂ ਇਕ ਦੂਸਰੇ ਦੇ ਨੇੜੇ ਤੇ ਇਨ੍ਹਾਂ ਦੀਆਂ ਕਾਫੀ ਚੀਜ਼ਾਂ ਸਾਂਝੀਆਂ ਹਨ । 
ਸਾਂਝ ਦਾ ਵੱਡਾ ਕਾਰਣ ਭਾਈ ਮਨੀ ਸਿੰਘ ਦੀ ਕੇਂਦਰੀ ਸ਼ਖਸੀਅਤ ਹੈ, ਜਿਨ੍ਹਾਂ ਦੇ ਸੇਵਕਾਂ ਜਾਂ ਅੱਗੇ ਉਨ੍ਹਾਂ 
ਦਿਆਂ ਸੇਵਕਾਂ ਨੇ ਇਹ ਪੁਸਤਕਾਂ ਲਿਖੀਆਂ ਤੇ ਲਿਖਵਾਈਆਂ । 


(ਸ) ਸ਼੍ਰੀ ਦਸ਼ਮ ਗੁੰਥ ਦਾ ਸੰਪਾਦਨ 

ਦਸ਼ਮ ਸਤਿਗੁਰਾਂ ਦੀ ਬਾਣੀ ਨੂੰ ਇਕਤ੍ਰ ਕਰਕੇ ਇਸ ਨੂੰ ਸਹੀ ਦਸ਼ਮ ਗੂੰਥ ਦੇ ਰੂਪ ਵਿਚ 
ਪੁਨਰ ਜਨਮ ਦਿਵਾਣ ਵਾਲਾ ਭਾਈ ਮਨੀ ਸਿੰਘ ਹੀ ਹੈ । ਇਸ ਗੱਲ ਦਾ ਪਤਾ ਸਾਨੂੰ ਉਨ੍ਹਾਂ ਦੀ 
ਪੱਤ੍ਰਕਾ ਤੋਂ ਜੋ ਭਾਈ ਸਾਹਿਬ ਨੇ 22 ਵੈਸਾਖ ਸੰਮਤ 1768 ਬਿ: (1711 ਈ:) ਨੂੰ ਅੰਮ੍ਰਿਤਸਰ 
ਤੋਂ ਦਿੱਲੀ ਪੂਜ ਮਾਝਾ ਸੁੰਦਰੀ ਜੀ ਦੀ ਸੇਵਾ ਵਿਚ ਭੇਜੀ ਸੀ, ਲੱਗ ਜਾਂਦਾ ਹੈ । 

ਇਹ ਬੀੜ ਅੱਸੂ ਸੰਮਤ 1768 ਬਿ: (1711 ਈ:) ਤੋਂ ਉਪਰੰਤ ਭਾਈ ਮਨੀ ਸਿੰਘ ਦੀ 
ਆਗਿਆ ਨਾਲ ਭਾਈ ਸ਼ੀਹਾਂ ਸਿੰਘ ਨੇ ਦਿੱਲੀ ਵਿਚ ਲਿਖਣੀ ਸ਼ੁਰੂ ਕੀਤੀ ਸੀ ਤੇ ਇਸਦੀ 
ਸਮਾਪਤੀ ਅਗਲੇ ਸਾਲ ਸੰਮਤ 1768 ਬਿ: (1712 ਈ:) ਨੂੰ ਹੋਈ । ਇਹ ਬੀੜ ਅਫੁਗਾਨੰਸਤਾਨ 
ਦੇ ਪ੍ਰਸਿੱਧ ਸ਼ਹਿਰ ਕਾਬਲ ਵਿਚ ਗੁਰਦੁਆਰਾ ਭਾਈ ਗੁਰਦਾਸ ਵਿਖੇ ਸੁਰੱਖਿਅਤ ਹੈ “। ਇਸ 
ਦੇ ਕੁੱਲ ਪਤ੍ਰੇ 578 ਹਨ । ਤੇ 567 ਤੋਂ ਜੰਗ-ਨਾਮਾ ਪਾਤਸ਼ਾਹੀ 10'। “ਕਮਾਲੇ ਕਰਾਮਾਤ” ਤੋਂ 
ਸ਼ੁਰੂ ਹੁੰਦਾ ਹੈ । 


1. ਭਾਈ ਸੋਹਨਾ ਕਵੀ ਧਰਮ ਸਿੰਘ ਦਾ ਸੇਵਕ ਸੀ ਤੇ ਇਹ ਅਗੋ' ਭਾਈ ਮਨੀ ਸਿੰਘ ਦਾ- 

ਮਨੀ ਸਿੰਘ ਸੁਆਮੀ ਕਾਂ ਦਾਸ । 

ਧਰਮ ਸਿੰਘ ਜੀ ਬੁਧ ਪ੍ਰਕਾਸ਼ । 

ਤਾਂ ਕਾ ਭਯੋ ਦਾਸ ਹਉ' ਆਇ । 

ਤਿਨ ਮਮ ਕੀਨੀ ਅਧਿਕ ਸਹਾਇ । (ਗੁਰ ਬਿਲਾਸ ਪਾ: 6, ਅਧਿਆਇ ਪਹਿਲਾ) 
ਟਰ ਦੇਖੋ ਅਫਗਾਨੀ ਸਫ਼ਰਨਾਮਾ ਕ੍ਰਿਤ ਪ੍ਰੋ. ਗੰਡਾ ਸਿੰਘ, ਪਟਿਆਲਾ, ਇਤਿਹਾਸ ਪੌਤਰ 1952-1953 ਈ, ਪੰਨਾ 51 


46 ਸ਼ਹੀਦ ਬਿਲਸ਼ (ਭਾਈ ਮਨੀ ਉਰ 47 


(ਸ) ਆਦਿ ਦਸ਼ਮ ਗ੍ਰੰਥ ਦਾ ਪੁਨਰ ਸੰਪਾਦਨ 

ਭਾਈ ਮਨੀ ਸਿੰਘ ਦਾ ਆਦਿ ਦਸ਼ਮ ਗੁੰਥ ਨੂੰ ਪੁਨਰ ਸੰਪਾਦਨ ਕਰਨਾ, ਉਨ੍ਹਾਂ ਦੀ ਆਪਣੀ 
ਜ਼ਿੰਦਗੀ ਦੀ ਆਖ਼ਰੀ ਸਾਹਿੱਤ ਸੇਵਾ ਹੈ । ਭਾਈ ਸਾਹਿਬ ਦੀ ਚਿੱਠੀ ਤੋਂ ਪਤਾ ਚੌਲਦਾ ਹੈ, ਕਿ ਉਨ੍ਹਾਂ 
ਪੋਥੀਆਂ ਭਾਈ ਝੰਡਾ ਸਿੰਘ ਹੱਥ ਭੇਜ ਕੇ ਸੰਮਤ 1768 ਬਿ: ਦੇ ਅੱਸੂ ਮਹੀਨੇ ਵਿਚ ਦਿੱਲੀ ਪੁੱਜਣ ਦਾ 
ਇਕਰਾਰ ਕੀਤਾ ਸੀ। ਇਸ ਤੋਂ ਇਹ ਸਪਸਂਟ ਹੋ ਜਾਂਦਾ ਹੈ ਕਿ ਇਹ ਕਾਰਜ ਭਾਈ ਮਨੀ ਸਿੰਘ ਮਾਤਾ 
ਜੀ ਦੀ ਹਜ਼ੂਰੀ ਵਿਚ ਦਿੱਲੀ ਬਹਿ ਕੇ ਕਰਨਾ ਚਾਹੁੰਦੇ ਸਨ, ਪਰੰਤੂ ਐਸਾ ਸਮਾਗਮ ਨਾ ਬਣ ਸਕਿਆ ਤੇ 
ਮਾਤਾ ਜੀ ਦਾ ਹੁਕਮ ਮੰਨ ਕੇ ਅੰਮ੍ਰਿਤਸਰ ਦੀ ਜਾਗੀਰ ਦਾ ਇੰਤਜ਼ਾਮ ਕਰਨ ਲਈ ਦਿੱਲੀ ਤੋਂ ਵਾਪਸ 
ਆਉਣਾ ਪਿਆ । 

ਇਸ ਬੀੜ ਦੇ ਲਿਖਣ ਦਾ ਕੰਮ ਮਾਘ 1768 ਬਿ: ਦੇ ਉਪਰੰਤ ਸ਼ੁਰੂ ਹੋਇਆ ਤੇ ਇਸ ਦੀ 
ਸਮਾਪਤੀ ਇਸ ਉਪਰ ਲਿਖੇ ਸੰਮਤ ਅਨੁਸਾਰ 1770 ਬਿ. (ਸੰਨ 1713 ਈ:) ਵਿਚ ਹੋਈ । ਉਸ 
ਵੇਲੇ ਭਾਈ ਸਾਹਿਬ ਦੀ ਉਮਰ 69 ਵਰ੍ਹਿਆਂ ਦੀ ਸੀ । 

ਇਹ ਬੀੜ ਪਹਿਲ ਪ੍ਰਸਮੇਂ' ਭਾਈ ਗਗਨ ਸਿੰਘ ਗ੍ਰੰਥੀ ਤਖ਼ਤ ਸ਼੍ਰੀ ਹਜੂਰ ਸਾਹਿਬ ਪਾਸ ਸੀ । 
ਉਨ੍ਹਾਂ ਪਾਸੋਂ ਰਾਜਾ ਗੁਲਾਬ ਸਿੰਘ ਸੇਠੀ ਲਾਹੌਰ ਵਾਲੇ (ਹੁਣ ਦਿੱਲੀ) ਲੈ ਆਏ ਸਨ । 


(ਕ) ਫੁਟਕਲ ਰਚਨਾ 
ਭਾਈ ਮਨੀ ਸਿੰਘ ਦੇ ਨਾਂ ਹੇਠ ਕਿਸੇ ਗੁਰ ਸਿੱਖ ਨੇ ਸ੍ਰੀ ਗੁਰੂ ਸ਼ਬਦ-ਸਿੱਧੀ, ਅਰਥਾਤ ਸ਼ਰਧਾ 
- ਪੂਰਨ ਤੇ ਜਪੁਜੀ ਸਾਹਿਬ ਦਾ ਟੀਕਾ ਲਿਖ ਕੇ ਆਪਣੀ ਰਚਨਾ ਨੂੰ ਹਰ ਮਨ ਪਿਆਰਾ ਬਣਾਉਣ ਦੀ 
ਕੋਸ਼ਿਸ਼ ਕੀਤੀ ਹੈ । 'ਗੁਰੂ ਸ਼ਬਦ-ਸਿੱਧੀ” ਜਾਂ 'ਸ਼ਰਧਾ ਪੂਰਨ” ਦਾ ਆਰੰਭ ਇਸ ਪ੍ਰਕਾਰ ਹੁੰਦਾ ਹੈ : 
ਮੁਸਲਮਾਨੀ ਪੁਸਤਕਾਂ ਵਿਚ ਆਪਣੇ ਅਰਥ ਸਿੱਧੀ ਲਈ ਜੰਤਰ ਮੰਤੂ ਅਰ ਕਲਾਮਾਂ 
ਲਿਖੀਆਂ ਹਨ । ਅਸਾਨੂੰ ਵੀ ਰੀਸ ਆਂਵਦੀ ਹੈ, ਸੋ ਅਸੀਂ ਭੀ ਜਾਣੀਏ...ਭਾਈ “ 
ਇਸ ਨੂੰ ਪੜ੍ਹ ਕੇ ਇਹ ਲਿਖਣ ਵਿਚ ਕੋਈ ਵਧੇਰੇ ਤਰਦੇਂਦ ਨਹੀਂ ਕਰਨਾ ਪੈਂਦਾ ਕਿ ਇਹ 
ਲਿਖਣ-ਢੰਗ ਉਹੀ ਹੈ ਜੋ ਗਿਆਨ ਰਤਨਾਵਲੀ' ਜਾਂ 'ਸਿੱਖਾਂ ਦੀ ਭਗਤ ਮਾਲਾ” ਦਾ ਹੈ” । ਸੋ ਰਚਨਾ 
ਭਾਵੇਂ ਭਾਈ ਸਾਰਿਬ ਨੇ ਆਪ ਕੀਤੀ ਜਾਂ ਹੋਰਨਾਂ ਕੋਲੋਂ ਕਾਰਵਾਈ, ਇਹ ਮੰਨਣਾ ਪਵੇਗਾ ਕਿ ਉਨ੍ਹਾਂ ਦੀ 


1. ਇਕ ਸਮੇਂ ਭਾਈ ਮਨੀ ਸਿੰਘ ਜੀ ਪਾਸ ਸਿੱਖਾਂ ਬੇਨਤੀ ਕੀਤੀ ਕਿ ਗੋਸ਼ਟਿ ਜਨਮ ਸਾਖੀ ਪਹਿਲੀ ਪਾਤਸ਼ਾਹੀ 
ਦੀ ਜੋ ਹੈ, ਉਸ ਵਿਚ ਛੋਟੇ ਮੇਲ ਵਾਲਿਆਂ ਕਈ ਜੁਗਤਾਂ ਅਣਬਣੀਆਂ ਪਾ ਦਿੱਤੀਆਂ ਹਨ....ਤਾਂ ਭਾਈ 
ਮਨੀ ਸਿੰਘ ਜੀ ਬਚਨ ਕੀਤਾਂ...ਜੋ ਦਸਵੀਂ ਪਾਤਸ਼ਾਹੀ ਦੇ ਦਰਬਾਜ਼ ਥੀਂ ਅਸਾਂ ਸਾਖੀਆਂ ਸੁਣੀਆਂ ਹੋਨ, 
ਉਨਾਂ ਦੇ ਅਨੁਸਾਰ ਜੋ ਕੁਝ ਮੇਰੀ ਤੁਛ ਬੁਧੀ ਮੇਂ ਆਂਵਦਾ ਹੈ, ਸੋ ਮੈਂ ਤੁਹਾਡੇ ਅੱਗੇ ਟੀਕਾ ਕਰ ਸੁਣਾਂਵਦਾ 
ਰਾਂ। 

2. ਇਕ ਸਮੇਂ ਭਾਈ ਮਨੀ ਸਿੰਘ ਪਾਸ ਸਿੱਖਾਂ ਅਰਦਾਸ ਕੀਤੀ ਜੋਂ ਭਾਈ ਗੁਰਦਾਸ ਜੀ ਨੇ ਸਿੱਖਾਂ ਦੇ 

(ਸਿੱਖਾਂ ਦੀ ਭਗਤ ਮਾਲ) 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 79੪ 48 


ਸ਼ਖਸੀਅਤ ਬਹੁਤ ਸਾਰਾ ਸਾਹਿੱਤ ਉਪਜਾਉਣ ਦਾ ਕਾਰਣ ਬਣੀ । ਜਿਸ ਤਰ੍ਹਾਂ ਭਾਈ ਸੂਰਤ ਸਿੰਘ ਨੇ 
_'ਗਿਆਨ ਰਤਨਾਵਲੀ' ਤੇ ਸਿੱਖਾਂ ਦੀ ਭਗਤ ਮਾਲਾ, ਭਾਈ ਕੀਰਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ 
ਪ੍ਰ ਆਇ, ਅਤੇ ਭਾਈ ਸੋਹਨ ਨੇ ਗੁਰ ਬਿਲਾਸ ਪਾ: 6 ਲਿਖ ਕੇ ਭਾਈ ਸਾਹਿਬ ਦਾ ਨਾਂ ਵਿਚ ਦੇ ਦਿੱਤਾ, 
ਇਸੇ ਤਰ੍ਹਾਂ ਸ੍ਰੀ ਗੁਰੂ ਸ਼ਬਦ-ਸਿੱਧੀ ਅਰਥਾਤ ਸ਼ਰਧਾ ਪੂਰਨ ਤੇ ਜਪੁਜੀ ਸਾਹਿਬ ਦਾ ਟੀਕਾ ਵੀ ਭਾਈ 
ਸਾਹਿਬ ਦੇ ਨਾਂ ਹੇਠ ਹੀ ਲਿਖਿਆ ਗਿਆ। 
ਪਰ ਪਿਛਲੀਆਂ ਦੋਵੇਂ ਪੁਸਤਕਾਂ ਸਾਡੇ ਸ਼ੌਕ ਨੂੰ ਪੌਕਿਆਂ ਕਰਦੀਆਂ ਹਨ ਕਿ ਇਹ ਕਦੇ ਵੀ 
ਭਾਈ ਸਾਹਿਬ ਦੇ ਕਿਸੇ ਨਿਕਟ-ਵਰਤੀ ਸਿੱਖ ਨੇ ਭਾਈ ਮਨੀ ਸਿੰਘ ਪਾਸੋਂ ਸੁਣ ਕੇ ਨਹੀਂ ਲਿਖੀਆਂ 
ਹੋ ਸਕਦੀਆਂ, ਕਿਉਂ ਜੁ ਗੁਰੂ ਜੀ ਤੇ ਉਨ੍ਹਾਂ ਦੇ ਗੁਰ ਸਿੱਖ ਰਜ਼ਾ ਵਿਚ ਰਾਜ਼ੀ ਰਹਿਣ ਵਾਲੇ ਸਨ । ਇਨ੍ਹਾਂ 
ਮੰਤਰਾਂ ਜੰਤਰਾਂ ਤੇ ਟੂਣਿਆਂ ਵਿਚ ਵਿਸ਼ਵਾਸ ਨਹੀਂ ਸਨ ਰੱਖਦੇ ! ਨਾਮ ਰੂਪੀ ਮੰਤੂ ਦਾ ਜਾਪ ਤਾਂ ਬੜੀ ਉੱਚੀ 
ਤੇ ਦੁਰਲੱਭ ਚੀਜ਼ ਹੈ, ਪਰ ਜਦੋਂ ਮੰਤ੍ਰਾਂ ਟੂਣਿਆਂ ਨੂੰ ਸੰਸਾਰਕ ਇੱਛਾਵਾਂ ਦੇ ਪੂਰਾ ਕਰਨ ਲਈ ਵਰਤਿਆ 
ਜਾਵੇ ਤਾਂ ਗੁਰ ਸਿੱਖ ਇਸ ਨੂੰ ਬਹੁਰ ਨੀਵਾਂ ਸਮਝਦਾ ਹੈ । ਗੁਰੂ ਗੋਸ਼ਿੰਦ ਸਿੰਘ ਜੀ ਤਾਂ ਗੁਰ ਸਿੱਖਾਂ ਦੇ 
ਪੁੱਛਣ ਤੇ ਇਉਂ ਫਰਮਾਂਦੇ ਹਨ । 
ਜੰਤਰ ਮੰਤਰ ਤੰਤਰ ਕਰ, ਜੋ ਇਨ ਪੈ ਸਿੱਧ ਹੋਇ । 
ਹਜਰਤ ਹੋ ਘਰ ਮੈਂ' ਬਹੈ, ਮਾਂਗਤ ਫਿਰਤ ਨ ਕੋਇ । 
(ਪਖਿਆਨ ਚਰ੍ਹਿਤ ਪਾ: 10) 


ਸੋ ਇਸੇ ਵਿਸ਼ੇ ਤੇ ਹਾਲੀ ਹੋਰ ਖੋਜ ਦੀ ਲੋੜ ਹੈ । 
ਗਰਜਾ ਸਿੰਘ 


ਸੰਪਾਦਕ 


48 ਕੱ ਸ਼ਹੀਦ ਬਿਲਾਸ (ਭਾਈ ਆ 


49 
ਸ਼ਹੀਦ ਬਿਲਾਸ (ਭਾਈ ਮਨੀ ਸਿੰਘ) ` ਸ੪50 


ਦੋਹਰਾ । 
ਤਵ ਕਿਰਪਾ ਤੇ ਸਤਿਗੁਰੂ, ਲਿਖੂੰ ਸ਼ਹੀਦ ਬਿਲਾਸ । 
ਬਿਘਨ ਹਰੋਂ ਮਮ ਦਾਸ ਕੇ ਕਰੋ, ਬੁੱਧਿ ਪਰਗਾਸ ।1। 
ਸਵੈਯਾ । 
ਹੇ ਕਰੁਨਾਨਿਧ ਮਿਹਰ ਕਰੌ, ਤਉ, ਚਿਤ੍ਰ ਬਚਿਤ੍ਰ ਕਬੂੰ ਇਹ ਲੀਲਾ । 
ਜਿਹ ਪੜ੍ਹਨੇ ਕਰਿ ਸਿਦਕ ਬੜ੍ਹੈ, ਔ ਕਾਯਰ ਸੁਨੈ ਮੁਖ ਰਹੈ ਨ ਪੀਲਾ । 
ਅੰਗ ਅੰਗ ਕਟੇ ਨਹਿ ਸੀ ਕਹੀ ਜਿਹ, ਸੀਸ ਦਯੋ ਸਿਖ ਭਯੋ ਨ ਢੀਲਾ । 
ਸੇਵਾ# ਹਰੀ ਭੁਅ ਮੱਧ ਕੋਊ, ਸਮ ਸਿੰਘ ਮਨੀ ਨਹਿ ਭਯੋ ਹਠੀਲਾ । 
ਦੋਹਰਾ । 
ਪ੍ਰਾਨ ਹਰੈ ਜਿਹ ਧਰਮ ਹਿਤ, ਖਾਤਰ ਪਰ ਉਪਕਾਰ । 
ਐਸੇ ਸਿਦਕੀ ਸਿੱਖ ਕੀ, ਗਾਥਾ ਕਹੂੰ ਉਚਾਰ ।31 
ਭੂਅ ਮੌਂਧ ਵਿਖੈ ਜਸ ਫੈਲਿਓ, ਸੂਰ ਲੋਕ ਭਈ ਜਿਹ ਜੈ । 
ਕਥਾ ਸੁਨੋ ਸੁਭ ਤਾਹਿ ਕੀ, ਮਨੀ ਸਿੰਘ ਕੀ ਐ ।4। 
ਚੌਪਈ । 
ਮਨੀ ਸਿੰਘ ਕੀ ਕਹਿ ਹੋ' ਗਾਥਾ । ਲਿਖੀ ਸੁਨੀ ਜੈ ਹਮ ਕਾਥਾ । 
ਨਿਕਟ ਮੁਲਤਾਨ ਅਲੀਪੁਰ ਜੋਊ । ਰਹਨੇ ਹਾਰ ਤਹਾਂ ਕਾ ਸੋਊ 
ਇਨ ਕੇ ਵਡੇ ਵਡੇਰੇ ਸਾਰੇ । ਥੇ ਆਦੀ ਸਿੱਖ ਗੁਰ ਕੋ ਭਾਰੋ । 
ਬਲੂ ਰਾਉ ਇੱਕ ਬੀਰ ਬਹਾਦਰ । ਰਹਿਯੋ ਖਸ਼ਟਮ ਗੁਰ ਕੇ ਸਾਦਰ । 
ਹੋਇ ਅਗਰ ਮਾਰੇ ਤੁਰਕੇਰੀ । ਸਾਂਗ ਹੁਤੋਂ ਕਰ ਦ੍ਰਾਦਸ ਸੇਰੀ । 
ਹੁਤੋ ਬਲੰਦ ਬਾਹੁਬਲਿ ਭਾਰੀ । ਉਦੇ ਦੀਪ ਕੇ ਬੰਸ ਮਝਾਰੀ । 
ਬੱਲੂ ਕਾ ਸੁਤ ਮਾਈਦਾਸ। ਹਿਯੇ ਗੁਰ ਦਰਸਨ ਜਿਹ ਪਯਾਸ । 


“ਇਸ ਨਾਂ ਦੇ ਉਸ ਸਮੇ' ਤੋਂ ਅੱਗੇ-ਪਿੰਛੇ ਦੋ ਵਿਅਕਤੀ ਹੋਰ ਹੋਏ ਹਨ : 

1. ਭਾਈ ਸੇਵਾ ਸਿੰਘ, 'ਮਾਹਿਲ” ਪਿੰਡ ਕਾਲਾ ਜ਼ਿਲਾ ਅੰਮ੍ਰਿਤਸਰ ਦਾ ਵਸਨੀਕ, ਜਿਸ ਦੀ ਇਕ ਲੜਕੀ 
ਬੀਬੀ ਦਿਆਲ ਕੌਰ ਤੇ ਪੁਤ੍ਰ ਬਾਬਾ ਦਿਆਲ ਸਿੰਘ ਸ਼ਹੀਦ ਤੇ ਬਾਬਾ ਨੱਥਾ ਸਿੰਘ ਸ਼ਹੀਦ ਸਨ । 2. ਭਾਈ 
ਸੇਵਾ ਸਿੰਘ 'ਡਿੰਬਰ', ਜੋ ਭਾਈ ਕੇਸਰ ਸਿੰਘ ਕਰਤਾ 'ਬੰਸਾਵਲੀ ਨਾਮਾ ਦਸ ਪਝਸ਼ਾਹੀਆਂ' ਦੇ ਪੌਤਰ ਸਨ । 

ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 1॥੩8੬51 


52 


ਗੁਰ ਆਗੇ ਰਹਿ ਸੇਵ ਕਮਾਵੈ । ਰਾਉ ਬੌਲੂ ਕਾ ਨਾਮ ਚੜ੍ਹਾਵੈ । 
ਦ੍ਰਾਦਸ ਧੁੱਤ ਇਸੀ ਕੇ ਆਇ । ਸੇਵਾ ਹਰੀ ਪੁਨ ਭਾਖ਼ ਸੁਨਾਇ ।51 
ਦੋਹਰਾ ! 
ਜੇਸਠ ਸੁਤ ਜੇਠਾ ਭਯੋ, ਦਿਆਲ ਦਾਸ ਸੁਤ ਦੂਜ 1 
ਮਨੀ ਰਾਮ ਤੀਸਰ ਭਬਯੋ, ਤ੍ਰਿੱਤੀ ਗੁਨੀ ਕੁਲ ਪੂਜ 161 
ਦੁਨੀਆ ਮਾਨਾ ਅਮਰ ਚੰਦ, ਸਪਤਮ ਭਯੋ ਰੂਪਾਇ । 
ਮੰਧਰੀ ਥੀਂ ਇਹ ਸਾਤ ਸੁਤ, ਤੇਜ ਭਾਨੁ ਸਮ ਆਇ /7। 
ਚੌਪਈ । 
ਅਵਰ ਲਡਿੱਕੀ ਨੇ ਸੁਤ ਜਾਇ । ਜਗੜੂ ਸੋਹਣਾ ਲਹਿਣਾ ਰਾਇ । 
ਹਨੀ ਚੰਦ ਪੰਚਮ ਭੋਂ ਪੂਤ । ਪਾਂਚੋ ਪਾੰਡਵ ਸਮ ਮਜਬੂਤ । 
ਦੂਸਾ ਰਵੀ ਜਗਤ ਇਹ ਭਏ । ਹੇਤ ਧਰਮ ਸੀਸ ਜਿਨ ਦਏ । 
ਇੱਕ ਇੱਕ ਕੀ ਹੈ ਕਥਾ ਨਿਰਾਰੀ । ਬੀਂਚ ਜਗਤ ਕੁਲ ਕਰੀ ਉਜਾਰੀ । 
ਵਿਖਮ ਕੀਏ ਰਣ ਮਾਹਿ ਅਖਾਰੇ । ਚੁਣ ਚੁਣ ਕੇ ਦੋਖੀ ਬਹੁ ਮਾਰੇ । 
ਇਨ ਮੈ ਮਨੀ ਸਿੰਘ ਕੀ ਕਰਣੀ । ਇਕ ਜਿਹਵਾ ਸੇ ਜਾਇ ਨ ਬਰਣੀ । 
ਅੰਗ ਅੰਗ ਜਿਹ ਦੀਏ ਕਟਾਇ । ਕਿਹਾ ਮੁਖੋਂ ਨਹਿ ਸੀ ਅਲਾਇ । 
ਧਰਮ ਹੇਤ ਜਿਹ ਦੀਏ ਪ੍ਹਾਨ। ਸੇਵਾ ਹਰੀ ਗੁਰ ਥੀਂ ਕੁਰਬਾਨ । 8। 
ਦੋਹਰਾ । 
ਸਤ੍ਰਹ ਸੈ ਇੱਕ ਬੀਤਯੋਂ, ਸੰਬਤ ਬਿਕਰਮ ਰਾਇ । 
ਚੈਤ ਸੁਦੀ ਬਿਤ ਦ੍ਰਾਦਸੀ, ਰਵੀ ਵਾਰ ਦਿਨ ਥਾਇ ।9। 
ਮਧਰੀ ਕੇ ਕੁਖੋ ਭਯੋ, ਮਨੀ ਸਿੰਘ ਬੁਧਿਮਾਨ । 
ਗਾਥਾ ਆਗੇ ਕੀ ਕਬੂੰ, ਯਥਾ ਬੁਧਿ ਬਲ ਗਯਾਨ 110। 
ਕਬਿੱਤ । 
ਆਯੂ ਥੀ ਛੁਟੇਰੀ ਸਭੋ ਤੇਰਾਂ ਬਰਖ ਮਨੀਏ ਕੀ, 
ਮਾਈ ਦਾਸ ਗੈਲ ਲੈ ਕੇ ਗੁਰਾਂ ਢਿਗ ਆਇ ਜੀ । 
ਸੌਤਵੇ' ਗੁਰਾਂ ਦੇ ਤੀਰ ਕੀਰਤ ਪੁਰੇ 'ਚ ਪਹੁੰਚ, 
ਬੰਦਨ ਕਰਤ ਸੀਸ ਮਨੀਆ ਨਿਵਾਇ ਜੀ । 
ਸੁੰਦਰ ਸਰੂਪ ਹੋਣਹਾਰ ਦੇਖ਼ ਮਨੀਏ ਕੋ, 
ਗੁਰੂ ਹਰਿ ਰਾਇ ਕਿਹਾ ਮੁਖੋ ਇਹ ਅਲਾਇ ਜੀ : 
“ਮਨੀਆ ਇਹ ਗੁਨੀਆ ਹੋਂਵੇਗਾ ਬੀਚ ਜਗ ਸਾਰੇ”, 
ਸੇਵਾ ਹਰੀ ਸ੍ਰੀ ਮੁਖੋਂ ਕਿਹਾ ਇਹ ਸੁਣਾਇ ਜੀ ।11। 
ਦੋਹਰਾ । 


_ਕੀਰਤ ਪੁਰੇ ਕੁਛ ਕਾਲ ਜਬ, ਮਨੀਆ ਰਿਹਾ ਹਜ਼ੂਰ । 


ਬਰਤਨ ਮਾਂਜੈ ਲੰਗਰ ਕੇ, ਮਨ ਕੀ ਮਲ ਕਰ ਦੂਰ 112। 


ਸ਼ਹੀਦ ਬਿਲਾਸ (ਭਾਈ ਮਨ੍ੰਰ£82 


ਬਾਣੀ ਪੜ੍ਹੋ ਸੇਵਾ ਕਰੈ, ਹੀਏ ਹਰਖ ਬੜ੍ਹਾਇ । 

ਦੋਇ ਬਰਖ ਕਾ ਸਮਾ ਇਮ ਬੀਤ ਗਯੋ ਤਿਹ ਆਇ । 131 
ਕਬਿੱਤ 

ਮਨੀਏ ਕੀ ਆਯੂ ਹੋਈ ਪੰਚ ਦਹਿ ਬਰਖ ਦੀ ਜਾਂ, 

ਮਾਈ ਦਾਸ ਢਿਗ ਗੁਰਾਂ ਬੇਨਤੀ ਗੁਜ਼ਾਰੀ ਹੈ : 

“ਆਗਿਆ ਭਨੋ ਜੀ, ਇਹ ਨੂੰ ਗੈਲ ਮੇਰੇ ਜਾਨ ਦੀਜੈ, 

ਸੇਵਕ ਨੇ ਕੀਤੀ ਇਹ ਦੇ ਬਿਆਹਿ ਦੀ ਤਿਆਰੀ ਹੈ 

ਸ਼ਰਧਾ ਸਹਿਤ ਭਾਉ ਅਧਿਕ ਜਨਾਯੋ ਆਨ, 

ਕਰੋ ਮਿਹਰ,ਦਾਸ ਤੇ ਇਹ ਇਮਾਨਤ ਤਿਹਾਰੀ ਹੈ ।” 

ਸੇਵਾ ਹਰੀ ਤੀਰ ਮਨੀ ਰਾਮ ਨੂੰ ਸ਼ੁਲਾਇ ਗੁਰਾਂ, 

ਦਿੱਤਾ ਗੈਲ ਤੋਰ ਆਇਆ ਸਦਨ ਮਝਾਰੀ ਹੈ ।14। 
ਦੋਹਰਾ । 

ਮਧਰੀ ਸੁਤ ਨੂੰ ਪਿਆਰ ਦੇ, ਲੀਆ ਕੰਠ ਲਗਾਇ 

ਭੈਣਾ ਮਿਲੀਆਂ ਬੀਰ ਕੋ, ਹੀਏ ਹਰਖ ਬੜ੍ਹਾਇ ।15। 

ਅਲੀ ਪੁਰੇ ਵਿਚ ਖੁਸ਼ੀਆਂ, ਹੋਈਆਂ ਬਹੁਤ ਮਹਾਨ । 

ਪੁਛ਼ੀ ਸਬ ਨੇ ਕੁਸ਼ਲਤਾ, ਮਾਈ ਦਾਸ ਥੀਂ ਆਣ ।16। 
ਕਥਿਤ । 

ਖੋਰ ਪੁਰੋਂ" ਆਏ ਗੰਢ ਸਾਹੇ ਦੀ ਸੀ ਲੈ ਕੇ ਨਾਈ, 

ਅਸਾਢ ਸੁਦੀ ਪੁੰਨਿਆ ਜੇ ਕਿਹਾ ਈ ਅਲਾਇਆ । 

ਮਾਤਾ ਪਿਤਾ ਭੈਣੂ ਭਾਈ ਖੁਸ਼ੀ ਹੋਈ ਸਭਨਾਂ ਕੂੰ, 

ਭੇਜ ਡੂਮ ਲਏ ਸਾਕ-ਸੈਨ ਸੀ ਬੁਲਾਇਆ । 

ਤਾਊ ਚਾਚੇ ਮਾਸੂ ਵੀਰ ਚੜ੍ਹੇ ਏ ਜਨੇਤ ਬੰਨ੍ਹ, 

ਮਨੀ ਰਾਮ ਬੀਚ ਵਾਂਗੂ ਚਾਂਦ ਦੇ ਸੁਹਾਇਆ । 

ਸੇਵਾ ਹਰੀ ਬਾਜਾ ਸੰਗ ਬਜਦਾ ਜਨੇਤ ਦੇ ਸੀ, 

ਛੁਟਦੇ ਸੀ ਗੋਲ ਪਹੁੰਚੇ ਖੈਰ ਪੁਰ ਆਇਆ 1171 
ਦੋਹਰਾ। 

ਚੜ੍ਹੀ ਜਨੇਤ ਪੁਰ ਅਲੀ ਥੀਂ, ਢੁਕੀ ਥੈਰ ਪੁਰ ਬੀਚ । 

ਦੇਖਣ ਆਏ ਬਰਾਤ ਕੂੰ, ਗਾਊਂ ਥੀਂ ਊਚ ਅਰ ਨੀਚ । 1181 

ਤੀਰ ਸਤਦੂਵ ਨਦੀ ਕੇ, ਬਸੈ ਖੈਰ ਪੁਰ ਗਾਵ। 

ਲਖੀ ਰਾਇ" ਤਿਹ ਨਾਂ ਰਹੇ, ਜਾਦੋ ਬੰਸੀ ਰਾਵ ।19। 


"ਅਸਲ ਨਾਮ ਖੈਰਪੁਰ 'ਸੌਯਦਾਤ', ਜੋ ਮੁਲਤਾਨ ਤੋਂ ਔਂਗੇ 15 ਮੀਲ ਤਹਿਸੀਲ ਅਲੀਪੁਰ ਜ਼ਿਲਾ ਮੁਜ਼ੌਫਰ 
ਗੜ੍ਹ ਵਿਚ ਹੈ । 
"# ਫੁਟ ਨੋਟ ਅਗਲੇ ਸਫ਼ੇ ਤੇ ਦੇਖੋ। 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 53 : 
॥3&€ 53 


ਦਯਾ । 
ਪਹੁੰਚੀ ਜੰਨ ਨਗਰ ਵਿਗ ਅਗੇ, ਲੈਨ ਪੰਚ ਰਲ ਆਏ । 
ਰੋਈ ਮਿਲਣੀ ਦੇਣ ਵਧਾਈਆਂ, ਨਾਰੀਆਂ ਮੰਗਲ ਗਾਏ । 
ਜੰਨ ਉਤਾਰੀ ਦਿੱਤਾ ਆਦਰ, ਭੱਟਾਂ ਗਾਉਣ ਸੁਣਾਏ । 
ਖਾਇ ਪੀਆਇ ਸੁਆਏ ਜਾਨੀ, ਤੜਕੇ ਲੀਏ ਉਠਾਏ । 
ਗੁਣੀ ਗਿਆਨੀ ਬਹਿ ਮਤਾ ਪਕਾਇਆ, ਫੇਰੇ ਤੱਤ ਦਿਵਾਏ । 
ਸੇਵਾ ਹਰੀ ਵਿਆਹੀ ਸੀਤੋ, ਜਾਦਵ ਲੱਖੀ ਰਾਏ । 20 । 
ਦੋਹਰਾ । 
ਮਾਈ ਦਾਸ ਸੁਤ ਵਿਆਹਿ ਕੈ, ਹੋਇਆ ਬਹੁਤ ਅਨੰਦ । 
ਸੁੰਸਰਿਆਂ ਘੰਰ ਬੇਟਾ ਸੋਹੇ, ਜਿਉਂ ਤਾਰਨ ਮੈਂ ਚੰਦ । 211 
ਰਹੀ ਬਰਾਤ ਦੇ ਰੈਨ ਥੀ, ਖੈਰ ਪੁਰੇ ਹਰਿਖਾਇ । 
ਦਾਜ ਦਾਵਨ ਦੇ ਵਿਦਿਆ ਕੀਤੀ, ਬੇਟੀ ਲੱਖੀ ਰਾਇ ।22। 
ਸਵੈਯਾ । 
ਵਿਆਹਿ ਕਰਾਇ ਜਬੈ ਮਨੀਆ, ਕੁਛ ਕਾਲ ਰਹਿਯੋ ਆਪਣੈ ਗ੍ਰਿਹ ਮਾਈ । 
ਜੇਠਾ ਦਿਆਲਾ ਬਡੋ ਭਾਈ ਏਸ ਥੀਂ, ਗੈਲ ਇਨ੍ਹਾਂ ਪੁਰ ਕੀਰਤ ਆਈ । 
ਕੀਯੋ ਦੀਦਾਰ ਸ੍ਰੀ ਗੁਰ ਦੇਵ ਕਾਂ, ਪਦ ਪੰਕਜ ਮੇਂ ਪੁਨਿ ਸੀਸ ਨਿਵਾਈ । 
ਭਾਂਡਨ ਮਾਂਜਨ ਸੇਵ ਕਰੈ, ਸਿੰਘ ਸੇਵਾ ਇਹੋਂ ਦਿਨ ਰੈਨ ਕਰਾਈ । 23। 


ਪਿਛਲੇ ਸਫ਼ੇ ਦਾ ਫੁਟ ਨੌਟ 


54 


ਲੱਖੀ ਰਾਇ ਉਸ ਸਮੇਂ ਭਾਰਤ ਵਿਚ ਵੱਡਾ ਵਪਾਰੀ ਸੀ, ਜੋ ਖਾਨਦਾਨੀ ਲਿਹਾਜ਼ ਨਾਲ ਜਾਦੋ ਬੰਸੀ 
ਬੜ੍ਹਤੀਆਂ ਕਨਾਵਤ ਸੀ । 30 ਜੇਠ ਸੰਮਤ 1737 ਬਿ: (29 ਮਈ, 1680 ਈ:) ਨੂੰ ਗਦਿਸੀਨੇ 
ਪਿੰਡ (ਰਕਾਬ ਗੰਜ) ਉਸ ਦਾ ਦੇਹਾਂਤ ਹੋਇਆ, ਜਿਸ ਦੀ ਤਸਦੀਕ ਭੱਟ ਵਹੀ ਤੋਂ' ਹੁੰਦੀ ਹੈ, ਤੇ ਕੇਸ਼ੋ 
ਭੱਟ ਨੇ ਉਸ ਬਾਰੇ ਇਹ ਦੋਹੇ ਕਹੇ ਹਨ : 

ਚਲਾ ਚਲਾਈ ਹੋ ਰਹੀ, ਗੱਡ ਗੱਡ ਉਖਰੇ ਮੇਖ । 

ਲਖੀ ਨਗਾਹੀਆ ਲੈ ਚਲੇ, ਤੂੰ ਖਰਾ ਤਮਾਸਾ ਦੇਖ 11। 

ਲਖੀ ਨਗਾਹੀਆ ਲੱਖ ਗਏ, ਹੋਮ ਹੜਾਊ ਆਠ 1 

ਸਖਾ ਸਰੀਖਾ ਲੌਖ ਗਏ, ਬਹੁੜੇ ਨੇ ਇਸ ਸ਼ਾਟ ।2। 

ਸਿਮਰ ਭਟ ਤਉ ਸਤਿਗੁਰ ਅਪਨਾ, ਧਨ ਧਉਲਾ ਗਢ ਧਾਰਾ । 

ਹੁਕਮ ਹੋਆ ਸਚੇ ਸਾਹਿਬ ਕਾ, ਲਖੀ ਬੁੜ੍ਹਤੀਆ ਸੁਰਗ ਸਿਧਾਰਾਂ । 

ਆਠੋਂ ਬੇਟੇ ਹੋਏ ਇਕੱਠੇ, ਕਾਜ ਕਰਨ ਕੀ ਬਾਰਾ । 

ਨਗਾਹੀਆ ਹੇਮਾ ਹਾੜੀ ਆਏ, ਆਇਆ ਸੀਤੂ ਤੇ ਪੁੰਡਾਰਾ । 

ਬਖਸੀ ਬਾਲਾ ਜਵਾਹਰ ਆਏ, ਬੰਧੇ ਬਰਫੀ ਕਮਰ ਕਟਾਰਾ । 

ਮਹੰਗੇ ਮੋਲ ਊੱਟ ਮੰਗਾਏ, ਚਡਨੇ ਕੋ ਘੋਰੋ ਕਾਨੋਂ ਮੇਂ ਬਾਰਾ । 

ਨਗਾਹੀਏ ਕੇ ਸਿਰ ਪਾਗ ਬੰਧਾਈ, ਬੰਸ ਨਾਕਰ ਕਾ ਭਯੋ ਉਜਯਾਰਾ । 

ਜਸ ਜੋੜ ਕੇਸੋ ਭਟ ਭਨਿਆ, ਸਾਲ ਸਤੂਹ ਸੈ ਸੈਂਤੀਆਂ ਹੋਈ ਜੈ ਜੈ ਕਾਰਾ । 3 । 

ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


232 54 


ਦੋਹਰਾ । 
ਸੇਵਾ ਥੀਂ ਸੇਵਕ ਭਇਆ, ਮਨੀਆ ਸਤਿਗੁਰ ਪਾਸ । 
ਸੇਵਾ ਥੀਂ ਮੋਵਾ ਮਿਲੈ, ਕਰੈ ਇਹੋ ਅਰਦਾਸ । 24। 
ਗੁਰ ਉਪਦੇਸ਼ ਧਾਰਣ ਕਰੈ, ਹਿਰਦੈ ਅਤਿ ਸੁਖ ਪਾਇ 1 
ਮਨ ਮਸਤਕ ਰਹੇ ਚਰਨ ਤਵ, ਹੈ ਮਨ ਮਰਿ ਇਹ ਚਾਇ । 25। 
ਚੌਪਈ । 
ਕਛੁਕ ਦਿਵਸ ਇਹ ਭਾਂਤ ਬਿਤਾਯੋ । ਸਪਤਮ ਗੁਰ ਪਰਲੋਕ ਸਿਧਾਯੋ” । 
ਹਰਿ ਕ੍ਰਿਸ਼ਨ ਤਸ਼ ਗੁਰੂ ਕਹਾਏਂ'" । ਮਨੀਆ ਇਨ ਕੀ ਸੇਵ ਕਮਾਏ ! 
ਜਬ ਸਤਿਗੁਰ ਭਾਣਾ ਵਰਤਿਆ । ਗੁਰੂ ਬਕਾਲੇ ਮੌਧ ਅਲਾਇਆ । 
ਮਨੀਆ ਮਾਤ ਸਾਥ ਤਬ ਆਏ । ਗੁਰੂ ਬਾਬੇ ਦੇ ਦਰਸ਼ਨ ਪਾਏ । 
ਜੇਠਾ ਦਿਆਲਾ ਇਨ ਕੇ ਭਾਈ । ਰਹੇ ਹਜ਼ੂਰ ਗੁਰੂ ਸ਼ਰਨਾਈ । 
ਮਨੀਆ ਕਛੁਕ ਕਾਲ ਤਿਹ ਰਹਿ ਕਰ । ਆਯੋ ਇਹ ਸਤਿਗੁਰ ਕੋ ਕਹਿ ਕਰ । 
ਸੇਵਾ ਹਰੀ ਇਹੋ ਅਰਦਾਸ । ਸਿਖੀ ਨਿਭੈ ਤੁਮਾਰੇ ਪਾਸ । 26। 
ਦੋਹਰਾ । 
ਮਨੀਆ ਤੁਲਸੀ ਸ਼੍ਰੀ ਚੰਦ, ਨਠੀਆ ਚੰਦਨ ਰਾਇ । 
ਊਦਾ ਆਦਿਕ ਮਿਲ ਸਭੀ, ਪਹੁੰਚੇ ਅਲੀਪੁਰ ਆਇ । 271 
ਕਛੁਕ ਕਾਲ ਰਹਿਯੋ ਮਨੀ ਸਿੰਘ, ਪੁਰ ਅਲੀ ਗਾਮ ਬੁਲੰਦ । 
ਵੈਸਾਖੀ ਕੇ ਦਿਵਸ ਪੈ, ਪਹੁੰਚਯੋਂ ਪੁਰੀ ਅਨੰਦ ।281 
ਸਵੈਯਾ । 
ਏਤ ਦਿਸਾ ਗੁਰ ਤੇਗ ਸ਼ਹਾਦਰ, ਹੇਤ ਆਯੋ ਕਰ ਪੂਰਬ ਦੌਰਾ । 
ਪੁਰੀ ਆਨੰਦ ਅਨੰਦ ਭਯੋ, ਘਨੀ ਸੰਗਤ ਆਵਤ ਵਾਂਗਰ ਭੌਰਾ | 
ਦਰਸਨ ਪਾਵਨ ਗੋਬਿੰਦ ਦਾਸ ਕੇ, ਚੁਹੰ ਦਿਸ ਮੇਂ ਮਚ ਗਯੋ ਸੀ ਰੌਰਾ । 
ਸੇਵਾ ਹਰੀ ਸਿੰਘ ਮਨੀ ਸਿੰਘ ਜੂ ਪਹੁੰਚ ਕੇ, ਬੰਦਨ ਕਰਤ ਦੋਊ ਕਰ ਜੋਰਾ ।29। 
#__ ਗੁਰੂ ਹਰਿ ਰਾਇ ਜੀ ਦੇ ਦੋਂ ਪੁੜ੍ਹ ਸਨ: (1) ਰਾਮ ਰਾਇ ਤੇ (2) ਰਰਿ ਕ੍ਰਿਸ਼ਨ ਜੀ, ਤੇ ਇਰ ਦੋਵੇਂ ` 
ਮਾਤਾ ਸੁਲੱਖਣੀ ਦੇ ਕੁੱਖੋਂ ਸਨ, ਜਿਵੇਂ ਕਿ ਲਿਖਿਆ ਹੈ : 
ਬਾਬਾ ਗੁਰ ਦਿੱਤਾ ਪਿਤਾ, ਰਾਜ ਕੌਰ ਜੀ ਮਾਤ । 
ਹਰਿ ਰਾਇ.ਸੁਲਖਣੀ ਪਤੈ, ਹਰਿ ਕ੍ਰਿਸ਼ਨ ਚਾਮ ਰਾਇ ਤਾਤ । 29। 
(ਕਵਿ ਸੋਧਾ, ਗੁਰ ਪ੍ਰਣਾਲੀ) 
ਬਾਬਾ ਸਰੂਪ ਦਾਸ ਭੱਲਾ, ਮਹਿਮਾ ਪੁਕਾਸ਼ ਵਿਚ ਇਸ ਕਥਨ ਨੂੰ ਇੰਵ ਦੁਹਰਾਂਦੇ ਹਨ : 
ਬਾਬਾ ਗੁਰ ਦਿੱਤਾ ਪਿਤਾ, ਰਾਜ ਕੌਰ ਜੀ ਮਾਤ । 
ਸੁਲਖਣੀ ਪਤਿ ਹਰਿ ਰਾਏ ਗੁਰ, ਰਰਿ ਕ੍ਰਿਸ਼ਨ ਰਾਮ ਚਾਇ ਤਾਤ ॥ 

#% ਇਹ ਵੀ ਚੋੜੇ ਰਹੇ, ਕਿ ਗੁਰੂ ਹਰਿ ਰਇ ਜੀ ਨੇ ਜੋਤੀ ਜੋਤ ਸਮਾਉਣ ਸਮੇਂ ਵੱਡੇ ਪੁਤ ਰਾਮ ਚਾਇ ਨੂੰ 
ਸੀ (ਗੁਰੂ) ਗੂੰਥ ਸਾਹਿਬ ਜੀ ਦੀ ਬੀੜ ਬਖਸ਼ੀ ਸੀ, ਜੋ ਅੱਜ ਕਲ ਢੇਹਰਾਦੂਨ ਹੈ, ਤੇ ਗੁਰਿਆਈ ਛੋਟੇ 
ਸਾਹਿਬਜ਼ਾਦੇ ਸ਼੍ਰੀ ਹਰਿ ਕ੍ਰਿਸ਼ਨ ਜੀ ਨੂੰ ਦਿੱਤੀ ਸੀ । 

ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 55 

£232ਇ 55 


ਨ 


ਨਲ 


56 


ਦੋਹਰਾ । 
ਆਯੋ ਸਹਿਤ ਪਰਿਵਾਰ ਕੇ, ਮਨੀ ਸਿੰਘ ਬੁਧਿਮਾਨ । 
ਸੜ੍ਹਹ ਸੈ ਨੌ ਬੀਸ ਮੈਂ, ਚੇਤ ਮਾਸ ਪਛਾਨ । 301 
ਤੇਗ ਬਹਾਦਰ ਗੁਰੂ ਢਿਗ, ਚੌਕ ਨਾਨਕੀ" ਮਾਹਿ । 
ਬਾਣੀ ਪੜ੍ਹੋ ਬਾਣੀ ਸੁਣੇ, ਥਾਣੀ ਲਿਖੋ ਲਿਖਾਹਿ ।31। 
ਸਵੈਯਾ । 
ਹਿੰਦ ਵਿਥੈ ਅੰਧ ਘੋਰ ਮਚਿਯੋ ਜਬ, ਸਾਧੂ ਸੰਤ ਨਹਿ ਦੇਖਨ ਪਾਵਤ । 
ਧਰਮ ਦੇ ਥਾਂ ਅਧਰਮ ਹੋਵੈ, ਨਹਿ ਰਛਿਕ ਗਊ ਗਰੀਬ ਦਿਖਾਵਤ । 
ਤਬ਼ ਤੇਗ ਬਹਾਦਰ ਹਿੰਦ ਕੀ ਚਾਦਰ, ਥੇ ਚਕ ਨਾਨਕੀ ਬੀਚ ਬਤਾਵਤ । 
ਸੇਵਾ ਹਰੀ` ਇਸ ਘੋਰ ਕਲੂ ਮਹਿ, ਗੁਰੂ ਜੰਝੂ ਟਿਕੇ ਕੀ ਲਾਜ ਰਖਾਵਤ । 32। 
ਦੋਹਰਾ । 
ਦੁਖੀਏ ਬਿਪ੍ਰ ਜੁ ਚੌਲ ਕੇ, ਆਏ ਪੁਰੀ ਅਨੰਦ : 
“ਬਾਂਹਿ ਅਸਾਡੀ ਪਕਰੀਏ, ਗੁਰ ਹਰਿ ਗੋਬਿੰਦ ਕੇ ਚੰਦ !331” 
ਤੇਗ ਬਹਾਦਰ ਜਗਤ ਗੁਰ, ਸੁਣ ਇਮ ਹਾਹਾ ਕਾਰ । 
ਰਛਿਕ ਗਊ ਗਰੀਬ ਕਾ, ਕਲ ਜੁਗ ਕਾ ਅਵਤਾਰ 134। 
ਚੌਪਈ । 
ਹਾਥ ਜੋਚ ਕਹਿਯੋ ਕਿਰਪਾ ਰਾਮ” ਦੱਤ ਬ੍ਰਾਹਮਣ ਮੌਟਨ ਗ੍ਰਾਮ : 
“ਹਮਰੋ ਬਲ ਅਬ ਰਹਯੋ ਨਹਿ ਕਾਈ । ਹੇ ਗੁਰ ਤੇਗ ਬਹਾਦਰ ਰਾਈ । 
ਗਜ ਦੇ ਬੰਧਨ ਕਾਟਨ ਹਾਰੇ । ਤੁਮ ਗੁਰ ਨਾਨਕ ਹੈ ਅਵਤਾਰੇ । 
ਜਿਮ ਦਰੋਪਤੀ ਰਾਖੀ ਲਾਜ । ਦਿਯੋ ਸਵਾਰ ਸੁਦਾਮੈ ਕਾਜ । 


ਚੱਕ ਨਾਨਕੀ ਸ਼੍ਰੀ ਅਨੰਦਪੁਰ ਸਾਹਿਬ ਦੇ ਇੱਕ ਹਿੱਸੇ ਦਾ ਨਾਮ ਸੀ । ਸੰਮਤ 1722 ਬਿ: ਨੂੰ ਰਾਜਾ ਦੀਪ 


ਚੰਦ ਬਿਲਾਸ ਪੁਰੀਆ ਸੁਰਗਵਾਸ ਹੋ ਗਿਆ ਤਾਂ ਰਿਆਸਤ ਦਾ ਪ੍ਰਬੰਧ ਯੁਵਰਾਜ ਭੀਮ ਚੰਦ ਦੀ 
ਨਾਬਾਲਗੀ ਦੇ ਕਾਰਣ ਉਸ ਦੇ ਚਾਚਾ ਮਾਣਕ ਚੰਦ ਦੇ ਸਪੁਰਦ ਹੋਇਆ । ਭੀਮ ਚੰਦ ਦੀ ਉਮਰ ਉਸ 
ਵੇਲੇ ਦਸਾਂ ਵਰ੍ਹਿਆਂ ਦੀ ਸੀ । ਸ਼੍ਰੀ ਗੁਰੂ ਤੇਗ ਬਹਾਦਰ ਜੀ, ਰਾਜਾ ਭੀਮ ਚੰਦ ਦੀ ਮਾਤਾ ਦੇ ਸੈਂਦੇ ਤੇ 
ਪਰਿਵਾਰ ਸਮੇਤ ਬਿਲਾਸਪੁਰ ਗਏ । ਰਾਣੀ ਵਲੋਂ ਪਿੰਡ ਸਰੋਟਾ ਤੇ ਲੋਦੀਪੁਰ ਆਦਿ ਦੀ ਕੁਝ ਜ਼ਮੀਨ 
ਨਵਾਂ ਨਗਰ ਆਬਾਦ ਕਰਣ ਵਾਸਤੇ ਮਾਤਾ ਨਾਨਕੀ ਜੀ ਨੂੰ ਦਿੱਤੀ ਗਈ, ਜਿਸ ਕਰਕੇ ਸਤਿਗੁਰਾਂ ਸੰਮਤ 
1722 ਬਿ: ਮਿਤੀ 21 ਹਾੜ੍ਹ ਦਿਨ ਸੋਮਵਾਰ (19 ਜੂਨ, 1665 ਈ.) ਨੂੰ ਨਗਰ ਮਾਖੋਵਾਲ ਦੇ ਥੇਹ 
ਤੇ (ਜਿੱਥੇ ਗੁਰਦਵਾਰਾ ਸ੍ਰੀ ਦਮਦਮਾ ਸਾਹਿਬ ਹੈ) ਚੌਕ ਨਾਨਕੀ ਦੀ ਮੋੜ੍ਹੀ ਗੱਡੀ । ਮਾਲ ਦੇ ਕਾਗਜ਼ਾਂ 
ਵਿਚ ਇਸ ਆਬਾਦੀ ਦਾ ਨਾਮ ਹੁਣ ਵੀ ਚੌਕ ਹੈ ਤੇ ਤੇ ਨੰਬਰਦਾਰ ਇਸ ਦਾ ਵੱਖਰਾ ਹੀ ਚਲਾ ਆਉਂਦਾ 
ਹੈ। 
ਭਾਈ ਕ੍ਰਿਪਾ ਰਾਮ, ਜੋ ਭਾਈ ਚੌਪਾ ਸਿੰਘ 'ਹਜ਼ੂਰੀ” ਦੋ ਰਹਿਤ ਨਾਮੇ ਅਨੁਸਾਰ, ਕੁਝ ਚਿਰ ਗੁਰੂ ਗੋਬਿੰਦ 
ਸਿੰਘ ਜੀ ਦਾ ਅਧਿਆਪਕ ਵੀ ਰਹਿਆ, ਮੌਟਨ ਕਸ਼ਮੀਰ ਦਾ ਵਸਨੀਕ ਸਾਰਸੂਤ ਬ੍ਰਾਹਮਣ ਸੀ । 
ਔਰੰਗਜ਼ੇਬੀ ਤਸ਼ਂਦਦ ਦੇ ਕਾਰਨ ਜੋ ਬ੍ਰਾਹਮਣ ਕਸ਼ਮੀਰ, ਕੁਰਖੇਤਹ ਆਦਿ ਥਾਵਾਂ ਤੋਂ ਗੁਰੂ ਤੇਗ ਬਹਾਦਰ 
ਜੀ ਕੋਲ ਫਰਿਆਦੀ ਹੋ ਕੇ ਆਏ, ਇਹ ਉਨ੍ਹਾਂ ਦਾ ਆਗੂ ਸੀ । ਭਂਟ ਵਹੀ ਤੇ ਭਾਈ ਕੇਸਰ ਸਿੰਘ 
ਫਿੱਬਰ ਦੇ ਕਥਨ ਅਨੁਸਾਰ ਕ੍ਰਿਪਾ ਰਾਮ, ਜੋ ਪਿੰਡੋਂ ਅਮ੍ਰਿਤ ਛਕ ਕੇ ਸਿੰਘ ਸ਼ਣ ਗਇਆ ਸੀ, 9 ਪੋਹ 
ਸੰਮਤ 1762 ਬਿ: ਨੂੰ ਚਮਕੌਰ ਦੇ ਜੰਗ ਵਿਚ ਸ਼ਹੀਦ ਹੋ ਗਇਆ । 

ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


232੦ 56 


ਫਿਰਤ ਫਿਰਤ ਪ੍ਰਭ ਆਏ ਥਾਰੈ । ਥਾਕ ਪਰੈ ਹਉਂ ਤਉ' ਦਰਬਾਰੈ ।” 
ਸੇਵਾ ਹਰੀ ਇਮ ਅਰਜ ਗੁਜ਼ਾਰੀ । “ਤੁਮ ਕਲਜੁਗ ਕੇ ਕ੍ਰਿਸ਼ਨ ਮੁਰਾਰੀ” ।35। 
___ ਦੋਹਰਾ । 
ਗੁਰ ਦਰ ਤੇ ਇਮ ਬਿਪੁ ਨੇ, ਬਿਰਥਾ ਕਹੀ ਸੁਨਾਇ । 
ਅਵਰ ਵਾਸਨਾ ਨਾਹਿ ਪੂਭ, ਤੱਕੀ ਤਉ ਸਰਨਾਇ ।36। 
ਦੋਹਰਾ । 
ਰਵੀ ਚਾਂਦ ਹੈ' ਜਗਤ ਮੇਂ, ਜਉ ਲਉ ਧਰਨ ਅਕਾਸ । 
ਨਾਮ ਰਹੇ ਸਦੀਵ ਤਉ, ਪੂਰੋ ਜਨ ਕੀ ਆਸ । 37। 
ਚੌਪਈ । 
ਤਬ ਸਤਿਗੁਰ ਇਵ ਮਨ ਠਹਿਰਾਈ! ਸ਼ਿਨ ਸਿਰ ਦੀਏ ਜਗਤ ਦੁਖ ਪਾਈ । 
ਦਾਸ ਗੋਬਿੰਦ ਬੀ ਪਾਸ ਬਹਾਯੋ । ਕਮਰ ਕਸਾ ਸਤਿਗੁਰੂ ਕਰ੍ਹਾਯੋ । 
ਮੋਸੇ ਪਾਂਚ ਸ਼੍ਰੀ ਫਲ ਏਕ । ਧਰ ਆਗੋ ਦਿਯੋ ਮਸਤਕ ਟੋਕ । 
ਬਾਲ ਗੁਰੂ ਤਬ ਕਹਿਯੋਂ ਅਲਾਇ । ਪਿਤਾ ਗੁਰੂ ਤਉ ਕਰੋ ਸਹਾਇ । 
ਸੇਵਾ ਹਰੀ ਸੁਨ ਧੀਰਜ ਦੀਨਾ । ਦਿੱਲੀ ਦਿਸਾ ਪਿਆਨਾ ਕੀਨਾ । 391 
ਦੋਹਰਾ । 
ਜੇਠਾ ਮਨੀਆਂ ਆਦਿ ਸਿਖ, ਰਹੇ ਦਸਮ ਗੁਰ ਪਾਸ । 
ਦਿਆਲਾ ਊਦਾ ਰੈਲ ਗੁਰ, ਗਏ ਖਸ਼ਟ ਸਿਖ ਖਾਸ ।39। 
ਅਯੂ ਪੈਂਤੀ ਬਰਖ ਕੀ, ਮਨੀ ਸਿੰਘ ਕੀ ਆਹਿ । 
ਲਿਖੇ ਲਿਖਾਏ ਪੋਥੀਆਂ”, ਮਨ ਮਹਿ ਬਹੁ ਉਤਸਾਹਿ ।40। 
ਕਬਿੱਤ । 
ਸੇਵਾ ਸੀ ਕਰੰਤ ਤੇ ਰਹੰਤ ਗੁਰਾਂ ਪਾਸ ਸਦਾ, 
ਲਿਖ ਲਿਖ ਬਾਣੀ ਕਰੇ ਪੋਥੀਆਂ ਤਿਆਰ ਇਹ। 

“ਸਤਿਗੁਰਾਂ ਨਾਲ ਇਸ ਸਮੇਂ ਕੇਵਲ ਤਿੰਨ ਸਿੱਖ ਸਨ : ਦੀਵਾਨ ਮਤੀ ਦਾਸ, ਸਤੀ ਦਾਸ ਤੇ ਦਿਆਲ 
ਦਾਸ, ਜੋ ਨਗਰ ਮਲਕਪੁਰ ਪੂਗਣਾ ਰੋਪੜ ਤੋਂ ਫੜੇ ਗਏ ਸਨ। ਬਾਕੀ ਤਿੰਨ ਸਿੱਖ ਬਾਬਾ ਗੁਰਦਿੱਤਾ, 
ਜੈਤਾ, ਦਿਲਵਾਲੀ ਤੇ ਊਦਾ ਰਾਠੌਰ ਗੁਰੂ ਆਗਿਆ ਅਨੁਸਾਰ ਦਿੱਲੀ ਮਹਲਾ ਦਿਲਵਾਲੀ ਦੇ ਸਿੱਖ ਭਾਈ 
ਨਾਨੂੰ ਸਿੰਘ (ਨਾਮਾਂ ਬੰਸੀ) ਦੇ ਘਰ ਪਹੁੰਚੇ ਤੇ ਇੱਥੇ ਹੀ ਭਾਈ ਆਗਯਾਰਾਮ, ਲੱਖੀ ਸ਼ਾਹ ਤੇ ਨਗਾਹੀਆ 
ਆਦਿ ਗੁਰ ਸਿੱਖ ਇਨ੍ਹਾਂ ਨੂੰ ਮਿਲੇ ਸਨ। 

<% ਪ੍ਰਾਚੀਨ ਬੀੜਾਂ ਵਿਚ 'ਪੌਥੀ' ਸ਼ਬਦ ਖਾਸ ਕਰਕੇ ਸ੍ੀ ਗੁਰੂ ਗ੍ਰੰਥ ਸਾਹਿਬ ਵਾਸਤੇ ਵਰਤਿਆ ਜਾਂਦਾ 
ਰਹਿਆ ਹੈ, ਜਿਵੇਂ ਕਿ “ਪੋਥੀ ਲਿਖ ਪਹੁੰਚੇ ਆਦਿ ਤੇ ਇਹ ਪੋਥੀਆਂ ਲਿਖਣ ਦੀ ਥਾਂ ਸਹੀ ਦਮਦਮਾ 
ਸਾਹਿਬ (ਅਨੰਦਪੁਰ) ਸੀ, ਜਿਸ ਨੂੰ ਆਦਿ ਸਿੰਘਾਸਨ ਵੀ ਕਿਹਾ ਜਾਂਦਾ ਸੀ, ਜਿਵੇਂ : 

ਸਤ੍ਰਾਂ ਸੈ ਸ਼ਿਵ ਨੈਨ ਭਨ, ਪੁਨ ਅਗਨੀਂ' ਪ੍ਰਮਾਨ। 

ਆਦਿ ਸਿੰਘਾਸਨ ਦਮਦਮਾ, ਰਾਜ ਧਰਾ ਗੁਰ ਜਾਨ॥ _(ਕੋਇਰ ਸਿੰਘ, ਗੁਰਬਿਲਾਸ ਪਾ:10) 
ਭਾਈ ਸੁੱਖਾ ਸਿੰਘ ਗੁਰਬਿਲਾਸ ਪਾ : 10 ਦੇ ਅਧਿਆਇ ੪ ਵਿਚ ਇਸ ਕਬਨ ਨੂੰ ਇੰਜ ਦੁਹਰਾਂਦੇ ਹਨ: 

ਜੋ ਇਹ ਕਾਰ ਸੁ ਪੂਜ ਹੈ, ਪੈ ਹੈ ਪਰਮ ਨਿਧਾਨ॥੨੨੧॥ 

ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 57 

£232ਇ 57 


੪ 


58 


ਪੜ੍ਹਦਾ ਪੜ੍ਹਾਂਦਾ ਤੇ ਜਤਾਂਦਾ ਨਹੀਂ ਆਪ ਤਾਂਈਂ 
ਮਨ ਨੀਵਾਂ ਮੌਤ ਉਚੀ ਇਹੋਂ ਦਿਲ ਧਾਰ ਇਹ। 
ਹਠੀ ਤਪੀ ਪੂਰਾ, ਸਿੱਖੀ ਸਿਦਕ ਦਾ ਪੁਤਲਾ ਸੀ, 
ਸਾਖੀਆਂ ਸਿਦਕ ਦੀਆਂ ਕਰਦਾ ਉਚਾਰ ਇਹ। 
ਸੇਵਾ ਹਰੀ ਇਵੇ' ਕਿਵੇਂ ਬੀਤ ਗਏ ਬਰਖ ਕਈ, 
ਜੁੱਧ ਦੇ ਕਰਨ ਵਿਚ ਵੱਡਾ ਹੁਸ਼ਿਆਰ ਇਹ।41। 
ਦੋਹਰਾ 
ਦੇਸ ਚਾਲ ਕਰ ਪਾਂਵਟੇ, ਗਏ ਜਮਨਾ ਕੇ ਤੀਰ" | 
ਮਹਿਲ ਬਨਾਇ ਰਹਿਨੇ ਲਗੇ, ਸੁੀ ਕਲਗੀਧਰ ਪੀਰ।੪੨। 
ਬਰਖ ਤੀਨ ਬੀਤੇ ਜਬੀ, ਪੁਰੀ ਪਾਂਵਟੇ ਮਾਹਿ। 
ਗਾਥਾ ਆਗੇ ਜਿਮ ਭਈ, ਦੂਨ ਦੇਸ ਕੀ ਆਹਿ।੪੩। 
ਦ੍ਹੈਯਾ 
ਦਸ਼ਮ ਗੁਰੂ ਕੋ ਬੀਚ ਪਾਂਵਟੇ ਤੀਨ ਬਰਖ ਇਵ ਬੀਤੇ। 
ਰੋਝ ਰੀਛ ਐ ਸਿੰਘ ਘਨੇ ਗੁਰ ਮਾਰ ਮੁਕਾਏ ਚੀਤੇ। 
ਦੂਨੋਂ ਸੂਹੀ ਪੰਜਾਬੀ ਪਾਤੀ, ਸਤਿਗੁਰ ਵਲ ਲਿਖਾਈ : 
“ਹੇ ਬਾਬਾ ਜੀ! ਮੋਰ ਪਤੀ ਜੇ, ਗਏ ਪਰਲੋਕ ਸ਼ਿਧਾਈ"" ।” 


“__ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਉਂਟੇ ਜਾਣ ਦਾ ਕਾਰਣ ਸਿੱਖ-ਇਤਿਹਾਸ ਵਿਚ ਇਹ ਦੱਸਿਆ ਹੈ: 


ਫਤੇ ਸ਼ਾਹ ਗੜ੍ਹ ਵਾਲੀਆ, ਸ੍ਰੀ ਨਗਰ ਰਹੇ ਜੋਇ । 

ਨਾਹਣੇਸ਼ ਕਾਂ ਤਹਿ ਸੌ, ਜੰਗ ਨਿਤ ਪੂਤਿ ਹੋਇ ।3। 

ਰਾਮ ਰਾਇ ਗੜ੍ਹਵਾਲ ਮੇਂ ਰਹਿਤ ਹੁੜੇ ਤਬ ਜਾਨ । 

ਜਿਸ ਕੋ ਦੇਹਰਾਦੂਨ ਅਬ ਬੋਲਤ ਸਕਲ ਜਹਾਨ ।4। 

ਫਤੇ ਸ਼ਾਹ ਨ੍ਰਿਪ ਕਰਤ ਥਾ ਰਾਮ ਰਾਇ ਕੀ ਸੇਵਾ । 

ਇਸ ਹਿਤ ਸੋਊ ਸਹਾਇਤਾ ਕਰਤ ਤਾਹਿ ਕੀ ਏਵ ।5। 

ਲੋਹੇ ਕੇ ਲੋਹਾ ਕਟੇ, ਹੀਰਾ ਹੀਰ ਬੰਧਾਇ । 

ਇਹ ਬੀਚਾਰ ਨਾਹਣ ਪਤੀ, ਲੈ ਗਏ ਗੁਰੂ ਚਫਾਇ । 61 

(ਗਿ: ਗਿਆਨ ਸਿੰਘ, ਪੰਥ ਪ੍ਰਕਾਸ਼, ਬਿਸਰਾਮ 23, ਛਾਪ 6 ) 

ਬਾਬਾ ਰਾਮ ਰਾਇ ਜੀ ੩ ਅੱਸੂ, ਸੰਮਤ 1744 ਬਿ: (4 ਸਤੰਬਰ, 1687 ਈ:) ਨੂੰ ਨਗਰ ਖੁਰਵੇਂਧੀ 
(ਦੇਹਰਾਦੂਨ) ਵਿਚ ਗੁਰਪੁਰੀ ਸਿਧਾਰੇ ਸਨ । 

(ਦੇਖੋ ਚਰ੍ਹਿਤ ਜੋਤੀ ਜੋਤ ਸਮਾਵਣੇ ਕਾਂ, ਆਦਿ ਬੀੜ ਦੇਹਰਾਦੂਨ) 
ਬਾਬਾ ਰਾਮ ਰਾਇ ਜੀ ਦੀਆਂ ਚਾਰ ਪਤਨੀਆਂ ਸਨ : (1) ਰਾਜ ਕੌਰ (2) ਪੰਜਾਬ ਕੌਰ (3) ਲਾਲ ਕੌਰ 
ਤੇ (4) ਲਡਿੱਕੀ, ਵੱਡੀ ਮਾਤਾ ਚਾਜ ਕੌਰ ਜੋ ਬਾਬਾ ਜੀ ਦੀ ਜਿੰਦਗੀ ਵਿਚ ਮਨੀਮਾਜਰੇ (ਜ਼ਿਲਾ ਅੰਬਾਲਾ 
ਵਿਚ) ਆ ਗਈ ਸੀ । ਗੁਰੂ ਸਾਹਿਬ ਨੇ ਦੇਹਰਾਦੂਨ ਪਹੁੰਚ ਮਸੰਦਾਂ ਦਾ ਸੁਧਾਰ ਕਰ ਕੇ ਬਾਬਾ ਚਾਮ 


ਏ ਸੁਨ ਥਾਕ ਸ਼੍ਰੀ ਗੁਰ ਕੇ, ਜਗ ਮਾਤ ਤਬੈ ਚਰਨੀ ਸਿਰ ਨਾਯੋ । 
ਰਾਜ ਦਯੋਂ ਤਹਿ ਕੁਇਰ ਪੰਜਾਬ ਕੋ, ਆਪ ਸ਼੍ਰੀ ਗੁਰ ਪਾਂਵਟੇ ਆਯੋ ।47। 
(ਵੀਰ ਸਿੰਘ ਬਲ, ਸਿੰਘ ਸਾਗਰ, ਅਧਿਆਇ 6) 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


£232ਇ 58 


ਪੜ੍ਹ ਪਾਤੀ ਸੂਹੀ ਕਲਗੀਧਰ ਜੀ, ਗੈਲ ਮਨੀ ਸਿੰਘ ਲੈ ਕੇ । 
ਅਪਰ ਸਿੰਘ ਭੀ ਗਮਨੇ ਗੁਰ ਸਿਉਂ, ਗੁਲਕ ਤੁਫੰਗ ਨੂਕੈ ਕੇ । 
ਦੂਨੇ ਪਹੁੰਚ ਮਸੰਦਨ ਕੇਰੀ, ਸੁਣ ਕੇ ਗੁਰ ਖੁਟਿਆਈ 1 
ਸੇਵਾ ਹਰੀ ਸੋਧਨਾ ਕੀਨੀ, ਗੁਰ ਗੋਬਿੰਦ ਜਗਰਾਈ 144। 
ਦੋਹਰਾ । 
ਗੋਬਿੰਦ ਸਤਿਗੁਰ ਪਾਤਸ਼ਾਹ, ਦੁਸ਼ਟਨ ਫ਼ਲ ਭੁਗਤਾਇ । 
ਨਗਰ ਪਾਂਵਟੇ ਆਇ ਪ੍ਰਭੁ, ਜੈ ਕੀ ਬੰਬ ਬਜਾਇ । 451 
ਕਛੁਕ ਕਾਲ ਇਮ ਬੀਤਯੋ, ਨਗਰ ਪਾਂਵਟੇ ਮਾਹਿ । 
ਸੰਗਤ ਆਵੈ ਘਨੀ ਤਿਹ, ਮਨ ਬਾਂਛਤ ਫਲ ਪਾਇ ।46। 
ਚੌਪਈ । 
ਦੇਸ ਬਦੇਸ ਤੇ ਸੰਗਤ ਆਵੈ । ਗੋਬਿੰਦ ਗੁਰ ਕਾ ਦਰਸ਼ਨ ਪਾਵੈ । 
ਬਾਵਨ ਕਵੀ ਗੁਰੂ ਢਿਗ ਰਹੈ । ਮਨੀਆ ਉਨ ਮਹਿ ਗੁਨੀਆ ਅਹੈ । 
ਸਰੀ ਮੁਖ ਤੋਂ ਕਲਗੀਧਰ ਆਪੈ । ਬੀਰ ਰੱਸ ਕੀ ਕਥਾ ਅਲਾਪੈ । 
ਕ੍ਰਿਸ਼ਨ ਚਰਿਤ੍ਰ ਮੌਂਧ ਹੈ ਜਾਨੋ । ਖੜਗ ਸਿੰਘ ਕਾ ਯੁੱਧ ਪਛਾਨੋ । 
ਜਿਸ ਤੇ ਸੁਨਤ ਕਾਇਰਤਾ ਭਾਗੈ । ਧਰਮ ਜੁੱਧ ਮਹਿ ਹੋਇ ਅਨੁਰਾਗੇ । 
ਸੇਵਾ ਹਰੀ ਮਨੀ ਸਿੰਘ ਬੀਰ । ਜਿਮ ਗਏ ਮਾਤ ਪੰਜਾਬੋ ਤੀਰ ।471 
ਦੋਹਰਾ । 
ਪਾਤੀ ਗੁਰ ਦਸ਼ਮੇਸ਼ ਕੋ, ਲਿਖ ਕਰ ਦਈ ਪਠਾਇ । 
ਮਾਤ ਪੰਜਾਬੋਂ ਦੂਨ ਤੇ, ਨਗਰ ਪਾਂਵਟੇ ਮਾਹਿ ।49। 
- ਮਨੀ ਸਿੰਘ ਥੀਂ ਆਦਿ ਲੈ, ਨਾਮੀ ਨਾਮੀ ਬੀਰ । 
ਭੇਜੇ ਇਵ ਦਸ਼ਮੇਸ਼ ਗੁਰ, ਮਾਤ ਪੰਜਾਬੋ ਤੀਰ ।49। 
ਚੌਪਈ । 
ਇਕ ਗੁਰਬਖਸ”” ਮਹਾਂ ਅਗਿਆਨੀ । ਦੁਸ਼ਟ ਕਪੇਂਤਾ ਥੀ ਅਭਿਮਾਨੀ । 
ਤੁਲ ਮਤੰਗ ਦੇਹ ਜਿਸ ਕੇਰੀ । ਮੰਦ ਮਤ ਜਿਹ ਅੰਬਰ ਗੇਰੀ । 
ਪੂਜਾ ਖਾਇ ਮਤ ਜਿਹ ਮਾਰੀ । ਮੁਗਧ ਕੁਕਰਮੀ, ਥੀ ਹੰਕਾਰੀ । 
ਗੈਲ ਪੰਜਾਬੋ, ਨਹਿ ਇਸ ਬਨੀ । ਸੰਗ ਨ੍ਰਿਪਤਿ ਕੇ ਇਸ ਕੀ ਘਨੀ । 
ਬੋਲ ਤੋਲ, ਇਸ ਆਹਿ ਨਿਆਰਾ । ਮਾਤ ਪੰਜਾਬੋ ਇਸੇ ਧਿਕਾਰਾ । 
ਸੇਵਾ ਹਰੀ ਮਤਿ ਮੰਦ ਮਸੰਦ । ਕੁਪਯੋ ਗੈਲ ਦੁਸ਼ਟ ਨੰਦ ਚੰਦ ।50। 


੯ ਕ੍ਰਿਸ਼ਨਾਵਤਾਰ ਦੀ ਸਮਾਪਤੀ 24 ਸਾਵਣ, ਸੰਮਤ 1745 ਬਿ: (24 ਜੁਲਾਈ, 1688 ਈ:) ਨੂੰ ਹੋਈ 
ਸੀ। 

%% ਇਹ ਰਾਮ ਰਾਈਆ ਸਾਧੂ ਸੀ, ਤੇ ਦੂਜਾ ਗੁਰਬਖਸ਼ ਜੋ ਬਾਬਾਂ ਸੰਗਤ ਸਾਹਿਬ ਦੀ ਬਖਸ਼ਿਸ਼ ਵਿਚੋਂ'ਸੀ, 
ਇਸ ਤੋਂ ਭਿੰਨ ਸੀ । ਸ੍ਰੀ ਗੁਰੂ ਦਸਮੇਸ਼ ਜੀ, ਅਨੰਦਪੁਰ ਛੱਡਣ ਸਮੇਂ ਗੁਰਦਵਾਰਾ ਸੀਸ ਗੰਜ ਦੀ ਸੇਵਾ 
ਇਸ ਦੂਜੇ ਗੁਰਬਖਸ ਨੂੰ ਸੌਂਪ ਗਏ ਸਨ । 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 59 
232੦ 59 


ਦੋਹਰਾ । 
ਹੋਨੀ ਟਲੀ ਨਹਿ ਕਿਸੀ ਤੇ, ਪੀਰ ਹੈਕੰਬਰ ਜੋਇ । 
ਬਰਤੀ ਸਭ ਕੀ ਸਿਰੀ ਪੈ, ਇਸ ਤੇ ਬਚਯੋ ਨਹਿ ਕੋਇ ।51। 
ਨਿੰਦਾ ਗੁਰ ਦਸਮੇਸ ਕੀ, ਕਰੀ ਮੁਗਧ ਥੀ ਆਇ । 
ਤਖਤ ਪੌਸ ਬੀਂ ਮਨੀ ਸਿੰਘ, ਮਾਰਯੋ ਭੂਯ ਉਲਟਾਇ” ।52। 
ਸਿਰਖੰਡੀ ਛੰਦ । 
ਸਿੰਘ ਮਨੀ ਥੀ ਬੀਰ, ਕੇਹਰ ਦਸਮੇਸ ਕਾ । 
ਨੰਦ ਚੰਦ ਸੀ ਗੈਲ, ਜੋਧਾ ਏਸ ਕੀ 
ਦਯਾਰਾਮ ਥੀਂ ਆਦਿ, ਸਿੱਖ ਪਚਾਸ ਸਬ । 
ਇਕ ਥੀਂ ਇਕ ਸਵਾਇਆ, ਦੀਰਘ ਸੂਰਮੇ । 
ਫੜੋ ਮਾਰ ਲੌ ਹੋਈ, ਤੇਗਾਂ ਖੜਕੀਆਂ । 
ਗੁਰਬਖਸ ਗਿਆ ਬੀ ਭਾਗ, ਮੇਲੇ ਬੀਜ਼ ਤੇ । 
ਮਤ ਪੰਜਾਬੋ, ਮੌਧ ਖਲੋਈ ਆਣ ਕੇ । 
ਖੰਡੇ ਪੜੋ ਮਿਆਨੀਂ, ਪੌਲੂ ਫੇਰਿਆ । 
ਮੰਨ ਬਚਨ ਸ਼੍ਹੀ ਮਾਤ, ਵਾਗਾਂ ਮੋੜੀਆਂ । 
ਵਿਝੜ ਗਿਆ ਸੀ ਮੇਲਾ, ਪਹੁੰਚੇ ਪਾਂਵਟੇ । 
ਸੇਵਾ ਹਰੀ ਸੀ ਠਾਨ, ਬੰਦਨ ਗੁਰਾਂ ਕੂੰ । 
ਬਿਰਥਾ ਸਕਲ ਸੁਨਾਈ, ਦੇਹਰਾ ਦੂਨ ਕੀ 153। 
ਦੋਹਰਾ । 
ਸੁਣੀ ਵਾਰਤਾ ਸਤਿਗੁਰੂ, ਸਿਖਨ ਤੇ ਸੀ ਆਹਿ । 
ਰਾਮਰਾਈਆਂ"" ਕਾ ਕਭੀ ਭੀ, ਕਰਯੋ ਨ ਮੂਲ ਵਿਸਾਹਿ । 541 
ਅੰਤਰਯਾਮੀ ਸਤਿਗੁਰੂ, ਸਭ ਸਿਧ ਜਾਨਨ ਹਾਰ । 


ਪੰਥ ਉਪਾਵਨ ਕਾਰਨੇ, ਕਲਿ ਮੇ ਲਿਯੋ ਅਵਤਾਰ ।55। 

ਚੌਪਈ । 
ਕਛੁਕ ਦਿਨ ਸੁ ਇਸ ਭਾਂਤਿ ਬਿਤਾਯੋ । ਸੰਤ ਉਸਾਰ ਦੁਸ਼ਟ ਸਬ ਘਾਯੋ । 
ਨਗਰ ਪਾਂਵਟੇ ਜੋ ਚੌਲ ਆਵੈ । ਮਨੋਕਾਮਨਾ ਗੁਰ ਥੀਂ ਪਾਵੈ । 
ਰਿੱਧ ਸਿੱਧ ਸਬ ਗੁਰ ਘਰ ਆਈ । ਆਵੈ ਖਾਲੀ ਭਰਿਆ ਜਾਈ । 
ਦਸਮ ਗੁਰੂ ਨਿੱਤ ਚੜੈਂ' ਸ਼ਿਕਾਰ । ਨਦੀ ਉਰੈ ਕਬ ਜਾਵੈ ਪਾਰ | 
ਸੇਵਾ ਰਚੀ ਸ਼ਾਹ ਫਤੇ ਨਚੇਸ਼ । ਕੋਪਯੋ ਸੰਗ ਗੁਰੂ ਦਸ਼ਮੇਸ਼ ।56। 


₹ ਇਹ ਵਾਕਿਆ 24 ਭਾਦਰੋਂ ਸੰਮਤ 1745 ਬਿ: (24 ਅਗਸਤ, 1688 ਈ:) ਦਾ ਹੈ, ਜਦ ਬਾਬਾ 
ਰਾਮਰਾਇ ਦੀ ਪਹਿਲੀ ਬਰਸੀ ਮਨਾਈ ਗਈ ਸੀ । 
₹% ਗੁਰਬਖਸ਼, ਰਾਮ ਰਾਈਏ ਦੇ ਚੇਲੇ ਰਾਮ ਰਾਈਏ ਸਾਧੂ ਅਖਵਾਏ । 


60 ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 
232ਇ 60 


ਦੋਹਰਾ । 
ਸਾਰਮੋਰ ਕੇ ਦੇਸ ਮੇਂ, ਸ਼੍ਰੀ ਗੁਰ ਕਾ ਪ੍ਰਤਾਪ । 
'ਬਢਯੋ ਦੇਖ ਗੜ੍ਹਵਾਲੀਆ, ਸਹਿ ਨਾ ਸਕਯੋ ਸੁ ਆਪ ।57। 
ਸੜ੍ਹਹ ਸੈ ਪੰਤਾਲ ਮੇਂ, ਚੜ੍ਹ ਆਏ ਨਰੇਸ਼” । 
ਅਸ੍ਹਾਨ ਮਾਸ ਕੀ 'ਠਾਰਵੀ, ਊਪਰ ਸ਼੍ਰੀ ਦਸਮੇਸ਼ ।58। 
ਚੌਪਈ । 
ਸੂਹੀਏ ਖਬਰ ਪੁਚਾਈ ਸਾਰੀ । ਚੜਿਯੋ ਦਲ ਰਾਜਨ ਕੂੰ ਭਾਰੀ । 
ਮਨੀਏ”” ਸਹਿਤ ਨਾਮੀ ਸਿੱਖ ਜੇਤੇ । ਰਾਖੇ ਸਬ ਤਕੜਾਈ ਹੇਤੇ । 
ਦਯਾਰਾਮ ਅਰ ਊਂਦਾ ਮਾਨਾ । ਜੈਤਾ ਜੇਠਾ ਚੰਦਨ ਦਾਨਾ । 
ਧਰਮਾ ਜਾਟ ਬਚਿਤ੍ਰ ਰਾਇ । ਸਾਹਿਬ ਚੰਦ ਕੋਪਯੋ ਬਹੁ ਆਇ 1 
ਮਰੇ ਅਨੇਕਾ ਭਗੀ ਸਿਪਾਹਿ । ਭਈ ਜੀਤ ਪੂਥਮ ਇਹ ਆਹਿ । 
ਮਚਯੋ ਜਹਿ ਇਹ ਘੋਰ ਸੰਗਰਾਖ਼ਾ । ਜਮਨਾ ਤੀਰ ਭੰਗਾਣੀ ਨਾਮਾ । 
ਨਦੀ ਗਿਰੀ ਕਾ ਸੰਗਮ ਜਾਹਿ । ਡੇਢ ਜਾਮ ਭੇੜਾ ਭਯੋ ਤਾਹਿ । 
ਸੇਵਾ ਹਰੀ ਜੀਤ ਘਰ ਆਏ । ਭਾਂਤ ਭਾਂਤ ਬਾਜਨ ਬਜਵਾਏ ।59। 
ਦੋਹਰਾ । 
ਏਕ ਮਾਸ ਗੋਬਿੰਦ ਗੁਰ ਰਰੇ ਪਾਂਵਟੇ ਮਾਹਿ । 
ਸੰਤਨ ਕੀ ਰਛਿਆ ਕਰੀ, ਦੁਸ਼ਟ ਸੰਘਾਰੇ ਤਾਹਿ 1601 
ਸਹਿਰ ਪਾਂਵਟਾ ਛੋਰ ਗੁਰ, ਆਏ ਮੁਚਨ ਕਪਾਲ""” । 
ਪੁਰਬ ਮਨਾਇ ਆਗੇ ਚਲੇ, ਮਾਤਾ ਗੁਜਰੀ ਲਾਲ ।611 

"ਭੱਟ ਵਹੀ ਭਾਦਸੋਂ ਤੋ ਵੀ ਇਸੇ ਕਥਨ ਦੀ ਪੁਸ਼ਟੀ ਹੁੰਦੀ ਹੈ : 
ਉਦੀਆ ਖੋਮੇ ਚੰਦਨੀਏ ਕਾ ਮੋਤਾ ਧਰਮੇ ਕਾ....ਰਮਾਨਾ ਗੁਰੂ ਕੀ ਬੂਆ (ਭੂਆ) ਕੇ ਬੇਟੇ ਸੰਗੋ ਸ਼ਾਹ 
ਜੀਤਮਲ ਬੇਟੇ ਸਾਦੂ ਕੇ ਪੋਤੇ ਧਰਮੇ ਕੇ ਖੋਸਲੇ ਖਤ੍ਰੀਆ ਗੈਲ ਈ ਅਸੂਨ ਮਿਤੀ 18 ਸੰਬਤ 1745 ਕੋ 
ਭੰਗਾਨੀ ਕੇ ਮਲਹਾਨ ਜਮਨਾ ਗਿਰੀ ਕੇ ਮਧਿਆਨੁ ਰਾਜ ਨਾਹਨ ਏਕ ਘੜੀ ਦਿਨ ਖੜੇ ਰਨ ਜੂਝੰਤੇ 
ਸੂਰਿਓਂ ਮੈਲ ਸਾਮੇ ਮਾਥੇ ਜੂਝ ਕਰ ਮਰਾ । 

"੯ ਦੇਸੂ ਭੇਂਟ ਨੇ ਭੰਗਾਣੀ ਦੇ ਜੰਗ ਤੋਂ ਪੰਜ ਸਾਲ ਬਾਦ ਭਾਈ ਚਿੱਤ੍ਰ-ਬਚਿੱਤਰ ਤੇ ਊਦੇ ਦੇ ਵਿਆਹ ਦੀ 
ਵਧਾਈ ਤੇ ਕਹੇ ਦੋਹੇ ਵਿਚ ਭੰਗਾਣੀ ਦੇ ਜੰਗ ਸਮੇਂ ਭਾਈ ਮਨੀ ਸਿੰਘ ਦੇ ਹੱਥੋਂ ਇਕ ਸਰਕਰਦਾ ਰਾਣੇ 
ਦਾ ਮਰਨਾ ਦੱਸਿਆ ਹੈ, ਜਿਵੇਂ ਕਿ : 

ਸਿਮਰ ਭਟ ਤਉ ਸਤਿਗੁਰ ਅਪਨਾ, ਗਿਆਨ ਬ਼ਤਾਵੈ ਸੱਚਾ... 
ਦਿਲੀ ਲਗ ਧਾਂਕ ਸੁਨੀ ਤੇਰੀ ਬੌਲੂ, ਤਉ ਜਾਨੈ ਸ਼ਾਹ ਚੁਗੱਤਾ । 
ਸੁਪੂਤ ਪੋਤਾ ਤਉਂ ਗਾਊ ਮਨੀ ਰਾਮ, ਰੋਸ਼ਨ ਬੰਸ ਜੱਲੇ ਦਾ ਕਿੱਤਾ । 
ਧੈਲਾਂ ਹੇਠ ਭੰਗਾਨੀ ਮਾਰੀ, ਰਾਨਾ ਘਾਲ ਕੀਆ ਰਨ ਜਿੱਤਾ। .... 

"੯28 ਕੌਤਕ ਪੂਰਨਮਾਸੀ ਸੰਮਤ 1745 ਬਿ: (28 ਅਕਤੂਬਰ, 1688 ਈ) ਨੂੰ ਸ੍ਰੀ ਦਸ਼ਮੇਸ਼ ਜੀ 

ਨਗਰ ਪਾਂਵਟਾ ਛੱਡ ਕੇ ਕਪਾਲ ਮੋਚਨ ਆਏ ਸਨ । 
ਨਦਿ ਜਮਨਾ ਕੇ ਤੀਰ ਮਹਿ, ਤੀਰਥ ਮੁਚਨ ਕਪਾਲ । 
ਨਗਰ ਪਾਂਵਟਾ ਫ਼ੋਰ ਹਮ, ਆਏ ਤਹਾਂ ਉਤਾਲ ।....2। (ਦਸਮ ਗ੍ਰੰਥ, ਚਰਿਤ੍ਰੋਪਾਖਯਾਨ 71) 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 1 61 


ਤੇ 


ਆ 


62 


ਚੌਪਈ । ਹ 
ਕਹਿਲੂਰ ਦੇਸ ਗੁਰ ਪਹੁੰਚੇ ਜਾਈ । ਮਨੀਏ ਕੀ ਕਹੂੰ ਕਥਾ ਸੁਨਾਈ 1 
ਸੇਵਾ ਕਰੇ ਆਲਸ ਕੂੰ ਤਿਆਗੈ । ਸਵਾ ਪਹਿਰ ਨਿਸ ਰਹਿੰਦੀ ਜਾਗੈ । 
ਨਿਤ ਪ੍ਰਤਿ ਮਨੀਆ ਮੌਜਨ ਕਰੈ । ਪਦ ਪੰਕਜ ਗੁਰ ਮਸਤਕ ਧਰੈ । 
ਨਿਸ ਦਿਨ ਕਰ ਸਵਾ ਮਨ ਮਾਂਜੋ । ਅੰਧੇਰੀ ਬਦਲ ਨ ਦੇਖੇ ਝਾਂਜੇ । 
ਸੇਵਾ ਹਰੀ ਜੁੱਧ ਮਹਿ ਆਗੇ । ਹੋਇ ਕਾਇਰ ਨਹਿ ਪੀਛੇ ਭਾਗੈ ।62। 
ਦੋਰਰਾ । 
ਭੇਜੀ ਪਾਤੀ ਗੁਰਾਂ ਢਿਗ, ਭੀਮ ਚੰਦ ਨਰੇਸ਼” । 
ਹੈ ਸਤਿਗੁਰ ਰਛਿਆ ਕਰੋ, ਚਢ ਆਯੈ ਤੁਰਕੇਸ਼ । 63। 
ਮਨੀ ਸਿੰਘ ਥੀਂ ਆਦਿ ਲੈ, ਨਾਮੀ ਨਾਮੀ ਬੀਰ । 
ਪਹੁੰਚੇ ਗੁਰੂ ਨਦੌਂਨ ਮੇਂ, ਲੈ ਸਿਖਨ ਕੀ ਭੀਰ । 64। 
ਚੌਪਈ । 
ਸੜ੍ਹਹ ਸੈ ਸੰਤਾਲੀਸ ਮਾਹਿ । ਚੈਤ ਮਾਸ ਕੀ ਬਾਈਸ ਆਹਿ । 
ਫਤੇ ਭਈ ਜੀਤ ਘਰ ਆਏ । ਰਾਜੇ ਅਪੁਨੇ ਧਾਮ ਸਿਧਾਏ । 
ਕਛੁਕ ਕਾਲ ਇਸ ਭਾਂਤ ਬਿਤਾਯੋ । ਚੁਨ ਚੁਨ ਚੋਰ ਸਭੀ ਗਹਿ ਘਾਯੋ । 
ਮਨੀਏ ਤੇ ਗੁਰ ਕਿਰਪਾ ਹੋਈ । ਸਿਦਕੀ ਸਿੱਖ ਇਸ ਸਮ ਨਹਿ ਕੋਈ । 
ਦਿਵਸ ਵਸੋਆ ਸੰਗਤ ਬੀਚ । ਗੁਰ ਦੀਵਾਨ ਮਨੀਏ ਕੂੰ ਕੀਚ”" । 
ਸੇਵਾ ਹਰੀ ਬੇਨਤੀ ਕਰਦਾਂ । ਹੇ ਸਤਿਗੁਰ ਮੈਂ ਤੇਰਾ ਬਰਦਾ ।651 
ਦੋਹਰਾ । 
ਰੈਨ ਦਿਵਸ ਸੇਵਾ ਕਰੇ, ਰਹਿ ਕਰ ਪੁਰੀ ਅਨੰਦ । 
ਗੁਰੂ ਸਿੱਖ ਕਾ ਪਿਆਰ ਇਮ, ਜਿਮ ਚਕੋਰ ਤੇ ਚੰਦ ।66 । 
ਸਤ੍ਰਹ ਸੈ ਉਨਵਿੰਜਵਾਂ,"“" ਸੰਮਤ ਬਿਕਰਮ ਰਾਇ । 
ਭੀਮ ਚੰਦ ਕਹਿਲੂਰ ਪਤਿ, ਗਯੋ ਸਵਰਗ ਸਿਧਾਇ ।67। 


ਜੂਧ ਕਾਜ ਨ੍ਰਿਪ ਹਮੈ ਬੁਲਾਯੋ । 


ਆਪ ਤਵਨ ਕੀ ਓਰ ਸਿਧੋ ।... (ਬਚ੍ਰਿਤ ਨਾਟਕ ਪਾ: 10, ਅਧਿਆਇ 9) 
1 ਵੈਸਾਖ ਸੰਮਤ 1748 ਬਿ: (7 1691 ਈ:) ਨੂੰ ਸ਼੍ਰੀ ਦਸਮੇਸ਼ ਜੀ ਨੇ ਰਵਾਲਸਰ ਦੇ 
ਮੁਕਾਮ ਤੇ ਭਾਈ ਮਨੀ ਸਿੰਘ ਨੂੰ, ਦੀਵਾਨਗੀ ਦੀ ਉੱਚ ਪਦਵੀ ਬਖਸ਼ੀ, ਜਿਸ ਦਾ ਸਬੂਤ ਹਰਿਦਵਾਰ 
ਦੀਆਂ ਵਹੀਆਂ 'ਚੋਂ ਭੀ ਮਿਲਦਾ ਹੈ । ਲਿਖੰਤ ਮਨੀ ਰਾਮ, ਬੇਟਾ ਨਾਇਕ ਮਾਈ ਦਾਸ ਕਾ... ਵਾਸੀ 
ਅਲੀਪੁਰ ਪਰਗਨਾ ਮੁਲਤਾਨ । ਮਿਤੀ 2 ਚੈਤ ਸੰਬਤ 1751 ਕੋ 
ਗੁਰੂ ਗੋਬਿੰਦ ਰਾਇ ਕੇ ਸਾਥ ਦੀਵਾਨ ਹੋ ਕਰ ਆਏ, ਸੁਖ ਦੇ ਇਸਨਾਨ! 

(ਕ੍ਰਿਸ਼ਨ ਚੰਦ ਪੰਡਾ, ਵਹੀ ਹਰਿਦ੍ਹਾਰ) 


" ਸਪਤ ਵਿੰਸਤਿ ਵਰਖ ਲੋ, ਨ੍ਰਿਪਤਿ ਸੁਖ ਕੀਨਾ । 
ਚਾਰ ਮਾਸ ਉਪਰ ਲਖੋ, ਮਨ ਮਾਹਿ ਪ੍ਰਬੀਨਾ 1411 
ਬਾਜਤ ਡੌਕਾ ਕਾਲ ਕੋ, ਜਾਨਯੋ ਨਿਜ ਸੀਸਾ । 
ਰਾਜ ਚੰਦ ਅਜਮੇਰ ਕੋ, ਤਬ ਦੀਨ ਮਹੀਸਾ । 
ਸੰਬਤ ਸਤ੍ਰਹ ਸੈ ਲਖੋ, ਇਕ ਊਨ ਪਚਾਸਾ । 
ਗਾਦੀ ਦੈ ਨਿਜ ਪੁਤੁ ਕੋ, ਨ੍ਹਿਪ ਸੁਰਪਰਿ ਬਾਸਾਂ । 42) 
(ਬੇਦੀ ਗਣੇਸ਼ਾ ਸਿੰਘ, ਸ਼ਸ਼ਿ ਵੈਸ਼ ਵਿਨੋਦ, ਅਧਿਆਇ 10) 


ਸ਼ਹੀਦ ਬਿਲਾਸ (ਭਾਈ ਮਨੀ[ਲ£ 62 


ਸੋਰਨਾ 1 
ਅਸੂਨ ਦਿਨ ਖੋੜਸ ਗਯੋ, ਕੀਆ ਪਿਆਨਾ ਸੁਰਗ ਕੂੰ । 
ਪਾਛੇ ਗਾਦੀ ਪਰ ਬਹਯੋ, ਅਜਮੇਰ ਚੰਦ ਚੰਦੇਲੀਆ ।681 
ਦੋਹਰਾ । 
ਸਤ੍ਹਹ ਸੈ ਬਾਵਨ ਵਿਖੇ, ਪੰਥ ਖਾਲਸਾ ਸਾਜ" । 
ਵਿਸਾਖੀ ਕੇ ਦਿਵਸ ਮੈ ਕਲਗੀਧਰ ਮਹਾਰਾਜ ।69। 
ਚਰਨ ਪਹੁਲ ਗੋਬਿੰਦ ਗੁਰ, ਗਾਗਰ ਬੀਚ ਪਵਾਇ'”। 
ਚੌਪਤ ਰਾਇ ਥੀਂ ਜਯੋਂ ਕਹਯੋ ਦਿਓ ਨਦੀ ਮੌਧ ਰਖਵਾਇ 1701 
- ਸਵੈਯਾ । 
ਪਹੁਲ ਦੀਯੋ ਕਰ ਥੀਂ' ਦਸ਼ਮੇਸ਼ ਜੂ, ਮਨੀਏ ਥੀਂ ਸਿੰਘ ਮਨੀ ਬਨਾਯੋ । 
ਪਾਂਚ ਪੀਆਇ ਚੁਲੀ ਮਨੀ ਸਿੰਘ ਕੂੰ, ਪਾਂਚ ਵਾਰੀ ਗੁਰ ਫਤੇ ਬੁਲਾਯੋ । 
ਪਾਂਚ ਚੁਲੀ ਮੌਧ ਆਂਖਨ ਡਾਰ ਕੈ, ਪਾਂਚ ਚੁਲੀ ਵਿਚ ਕੇਸਨ ਪਾਯੋ । 
ਸੇਵਾ ਹਰੀ ਨੀਲੰਬਰ””” ਸੂਰੀ ਗੁਰ, ਤਨ ਮਨੀ ਸਿੰਘ ਜੂ ਕੇ ਸਜਾਯੋ ।71। 
ਦੋਹਰਾ । 
ਮਨੀ ਸਿੰਘ ਕੇ ਪਾਂਚ ਸੁਤ, ਪਾਂਚ ਖਰੇ ਕਰਾਇ । 
ਪੀ ਅਮ੍ਰਿਤ ਭਏ ਖਾਲਸਾ, ਰਹੇ ਹਜੂਰ ਸਦਾਇ ।72। 
ਰਾਈਆ ਰੂਪਾ ਮਾਨ ਸਭ, ਸੰਗਤ ਬੀਚ ਖਲੋਇ । 
ਪੀ ਅਮ੍ਰਿਤ ਭਏ ਖਾਲਸਾ, ਕਰਮ ਭਰਮ ਸਭ ਖੋਇ ।73। 
ਚੌਪਈ । 
ਨਿਜ ਕਰ ਤੇ ਗੁਰ ਅਮਿਤ ਦੀਯੋ । ਮਨੀਏ ਥੀ ਸਿੰਘ ਮਨੀਆ ਕੀਯੋ । 
ਕਰ ਇਸ਼ਨਾਨ ਜਪੈ ਜਪੁ ਜਾਪ । ਛੋਹਿ ਨ ਸਾਕੈ ਤੀਨੌ ਤਾਪ । 


"ਪ੍ਰਚਲਿਤ ਰਵਾਇਤ ਦੇ ਅਨੁਸਾਰ ਗੁਰੂ ਸਾਹਿਬ ਨੇਂ ਖਾਲਸਾ ਪੰਥ ਸੰਮਤ 1756 ਬਿ: ਨੂੰ ਵੈਸਾਖੀ (30 
ਮਾਰਚ, 1699 ਈ:) ਵਾਲੇ ਦਿਨ ਸਜਿਆ ਸੀ, ਪਰ ਏਥੇ ਉਸ ਦੀ ਥਾਵੇਂ ਸੰਮਤ 1752 ਬਿ: ਦਿੱਤਾ 
ਹੈ । ਧ੍ਮ ਸੁਮਾਰਗ ਗੂੰਥ ਵਿਚ ਪੰਥ ਸਾਜਣ ਲਈ ਸੰਮਤ 1755 ਵਿਚ ਸੱਦਾ ਦੇਣ ਦਾ ਜ਼ਿਕਰ ਹੈ, 
ਜਿਵੇਂ ਕਿ ਪਹਿਲੇ ਅਧਿਆਇ ਵਿਚ ਇਉ' ਲਿਖਿਆ ਹੈ : 
ਸੰਮਤ ਸਤਾਰਾਂ ਸੈ ਪਚਵੰਜੇ 1755 ਮਹਿ, ਜੋ ਕੋਈ ਇਸ ਪੰਥ ਵਿਖੇ ਆਵੈਗਾ ਸੋ ਆਪਨੇ ਧਰਮ ਬਿਖੇ 
ਰਹੇਗਾ, ਨਹੀਂ' ਤਾਂ ਕਲਿਯੁਗ ਗਿਰਾਸ ਲਏਗਾ । 

"" ਨਿਜ ਚਰਨ ਪਾਖਲ ਗਾਗਰੇ ਧਰਾ । 
ਕਰ ਬੰਦ ਲਖੋਂਟਾ ਮੁਹਰ ਮੁਖ ਕਰਾਂ । 
ਸਤਿਰੁਦਰ ਮਾਹਿ ਅਮਾਨ ਧਰਾਇਆ । 
ਖੰਡੇ ਕੀ ਪਹੁਲ ਹੁਕਮ ਕਰਾਇਆ । (ਬਾਬਾ ਸਰੂਪ ਦਾਸ ਭੱਲਾ ਕ੍ਰਿਤ ਮਹਿਮਾ ਪੁਕਾਸ਼) 

”₹੯ ਨੀਲੋਂ ਅੰਬਰ (ਵਸਤ੍ਰ) ਪਰਿਰਨ ਦਾ ਖਾਲਜੇ ਨੂੰ ਮੁੱਢੋਂ ਹੀ ਹੁਕਮ ਹੈ । ਇਸ ਦੀ ਪੌੜ੍ਹਤਾ ਲਈ ਦੇਖੋ 
ਭਾਈ ਗੁਰਦਾਸ ਵਾਰ 41, ਗੁਰਬਿਲਾਸ ਪਾ: 10 (ਕੋਇਰ ਸਿੰਘ), ਬੰਸਾਵਲੀ ਨਾਮਾ (ਕੇਸਰ ਸਿੰਘ 
ਛਿਸ਼ਰ) ਤੇ ਮਹਿਮਾ ਪ੍ਰਕਾਸ਼ (ਬਾਬਾ ਸਰੂਪ ਦਾਸ ਭੱਲਾ) । 


ਸੂਤ ਮਿਆਨੋਂ ਧੂਪ ਧੁਖਾਇ। ਫਤੇ ਵਾਹਿਗੁਰੂ ਮੁਖੋਂ ਬੁਲਾਇ । 

ਨੀਲੰਬਰ ਗਜ ਸਵਾ ਕਛਹਿਰੈ । ਦੇਗ ਸਹੀਦੀ ਤੀਜੈ ਪਹਿਰੈ । 

ਟੇਢ ਮੁਛਹਿਰੈ ਆਂਥੈ ਗਹਿਰੀ । ਗੁਰਬਖਸ ਦੁਸਟ ਜਹੇ ਸੋਧੇ ਜਹਿਰੀ । 

ਸੇਵਾ ਹਰੀ ਹੁਸੈਨੀ ਖਾਨ । ਉਪਰ ਗਿਰੀਸਨ ਚੜ੍ਹਿਯੋ ਆਨ ।74। 
ਦੋਹਰਾ । 

ਦੋਹੀ ਫਿਰੀ ਹੁਸੈਨ ਕੀ, ਇਸ ਥੀਂ ਬਚਯੋ ਨ ਕਾਇ । 

ਜੋ ਅੜਿਯੋ ਸੋ ਝੜ ਗਯੋ, ਜੇਚ ਭਏ ਸਬ ਆਇ ।751 

ਕਟੋਰ ਕਹਿਲੂਰੀ ਮਿਲ ਸਬੀ, ਘੇਰ ਗੁਲੇਰੀ ਲੀਨ । 

ਲਿਖ ਪਤੀਆ ਤਉ ਨਿਰਪ ਨੇ, ਭੇਜ ਗੁਰਾਂ ਕੋ ਦੀਨ ।761 
ਚੌਪਈ । .$ 

ਪਹੁੰਚੀ ਖਬਰ ਗੁਰਾਂ ਢਿਗ ਐਸ । ਨੀਚ ਕਰਮ ਉਨ ਕੀਨੋ ਜੈਸ । 

ਮਹਾਂ ਕੁਤਸਤ ਕਾਜ ਉਨ ਕੀਯੋ । ਅੰਨ ਦੇਸ ਮਹਿ ਰਹਿਨ ਨ ਦੀਯੋਂ । 

ਕਹਿਲੂਰੀ ਆਦਿਕ ਰਾਜੇ ਗੈਲ । ਹਾ ਹਾ ਕਾਰ ਗਈ ਸਬ ਫੈਲ । 

ਪੜ ਪਾਤੀ ਸੰਗ ਸੈਨ ਪਠਾਈ । ਸ੍ਰੀ ਜਗਦੀਸ ਜਗਤ ਕੇ ਰਾਈ । 

ਲੰਹ ਮਾਨੀ ਝਗਰਾ ਵਧ ਗਯੋ । ਦੂਹੁੰ ਤਰਫੀ ਜੁਧ ਹੋਵਤ ਭਯੋ । 

ਸੰਗਤ ਸਿੰਘ ਥੀਂ ਆਦਿਕ ਔਰ । ਸਾਮੈ ਜੂਝੇ ਸੀ ਤਹਿ ਠੌਰ 1 

ਮਰਯੋ ਹੁਸੈਨੀ ਬ਼ੀਚ ਮੈਦਾਨੈ । ਹਰੀ ਸਿੰਘ ਜੂਝੇ ਤਿਹ ਠਾਨੈ । 

ਮਰੈ ਅਨੇਕਾ ਭਗੀ ਸਿਪਾਹੀ । ਜੀਤ ਗੁਪਾਲੈ ਕੀ ਭਈ ਆਹੀ । 

ਸੂੀ ਮੁਖ ਤੇ ਗੁਰ ਐਸ ਅਲਾਈ : 'ਰਾਖਿ ਲੀਯੋ ਹਮ ਕੋ ਜਗ ਰਾਈ ।” 

ਸਤ੍ਹਹ ਸੈ ਬਾਵਨ ਕੇ ਮਾਹਿ"“ । ਫਾਗ ਮਾਸ ਕੀ ਤੇਈਸ ਆਹਿ । 

ਸੇਵਾ ਹਰੀ ਜਿਸ ਵਲ ਨੂਹ ਆਪ । ਮਾਰਨ ਨ ਸਾਕੇ ਤੀਨੋ ਤਾਪ ।77। 
ਦੋਹਰਾ । 

ਮਨੀ ਸਿੰਘ ਗੁਰ ਦਸਮ ਢਿਗ, ਥੇ ਪੁਰੀ ਬੀਚ ਅਨੰਦ । 

ਮਧ ਖਾਲਸੇ ਇਉਂ ਸੋਹੈ, ਜਿਉਂ ਤਾਰਨ ਮਹਿ ਚੰਦ ।78। 

ਕਥਾ ਰੋਜ ਗੁਰ ਗੁੰਥ ਕੀ, ਸੰਗਤ ਤਾਈ ਸੁਨਾਇ । 

ਅਨੰਦ ਪੁਰੇ ਇਮ ਸਮਾ ਕੁੱਛ, ਬੀਤ ਗਯੋ ਥੀ ਆਇ ।79। 
ਸਵੈਯਾ । 

ਕੇਤਕ ਕਾਲ ਸ਼ਤੀਤ ਭਏ ਪੁਨ, ਪੁਰ ਰਾਮ ਦਾਸ ਤੇ ਸੰਗਤ ਆਈ । 

ਦਰਸਨ ਕਰ ਦੁੱਖ ਦੂਰ ਭਏ ਸਬ, ਪਦ ਪੰਕਜ ਗੁਰ ਸੀਸ ਨਿਵਾਈ । 


” ਹੁਸੈਨ ਖਾਂ ਦੀਆਂ ਵਧੀਕੀਆਂ ਬਾਰੇ, ਬਚ੍ਰਿਤ ਨਾਟਕ (ਅ.੧੩) ਵਿਚ ਇਉਂ ਲਿਖਿਆ ਹੈ: 
ਕਚਯੋ ਜੋਰ ਸੈਨੂੰ, ਹੁਸੈਨੀ ਪਿਆਨੰ । ਪ੍ਰਥਮ ਕੂਤ ਕੈ, ਲੂਟ ਲੀਨੋ ਅਵਾਨੰ । 
ਪੁਨਰ ਡੱਢਵਾਲੰ, ਕੀਯੋ ਜੀਤ ਜੇਚੰ । ਕਰੈ ਬੰਦ ਕੈ, ਰਾਜ ਪੁਤ੍ਰਾਨ ਢੇਰ । 
ਪੁਨਹ ਦੂਨ ਕੋ, ਲੂਟ ਲੀਨੋ ਸੁਧਾਰੰ । ਕੋਈ ਸਾਮਹ, ਹੈ ਸਕਾਯੋ ਨਹਿ ਗਵਾਰੰ । 
ਲੀਯੋ ਛੀਨ ਅਨੰ, ਦਲੰ ਥਾਂਟ ਦੀਅੰ । ਮਹਾਮੁੜ੍ਹ, ਯੇ ਕੁਤਸੰਤ ਕੀਅੰ । 3 


% ਇਹ ਜੰਗ 23 ਫੌਂਗਣ ਸੰਮਤ 1752 ਬਿ: (20 ਫਰਵਰੀ, 1696. ਈ:) ਨੂੰ ਹੋਈ ਸੀ । 
ਸੁ ਭਾਈ ਰੰ 
_ 64 ਸ਼ਹੀਦ ਬਿਲਾਸ ( ਮਨੀ ਉਨ 64 


ਦ੍ਰੈ ਕਰ ਜੋਰ ਪੌਲੂ ਗਲ ਡਾਰ ਕੈ, ਹੇ ਜਗਦੀਸ ! ਸੁਨੋ ਬਿਨਤਾਈ । 
ਸੇਵਾ ਹਰੀ ਪ੍ਰਭ, ਚਾਚਾ ਜੀ ਆਪ ਕੇ, ਗਏ 'ਹਰਿ ਜੀ” ਪਰਲੋਕ ਸਿਧਾਈ” ।80। 
ਦੋਹਰਾ । 
“ਹਰਿ ਜੀ” ਪਾਛੇ ਗੱਦੀ ਤੇ, ਬਹਯੋ ਨਿਰੰਜਨ ਰਾਇ""। 
ਬਲ ਘਟਿਯੋ ਹੈ ਏਸ ਕਾ, ਸੰਗਤ ਸਾਥ ਨ ਕਾਇ ।81। 
ਅਕਾਲ ਬੁੰਗੇ ਹਰਿ ਮੰਦਰ ਲਈ, ਭੇਜੋ ਸੇਵਾਦਾਰ । 
ਪ੍ਰਿਥੀ ਚੰਦੀਏ ਛੋੜ ਗਏ, ਗੁਰੂ ਰਾਮਦਾਸ ਦਰਬਾਰ ।82। 
ਚੌਪਈ। 
ਸੜ੍ਹਹ ਸੈ ਪਚਵੰਜਾ ਆਹਿ । ਦਿਵਸ ਵੈਸਾਖੀ ਸੰਗਤ ਮਾਹਿ । 
ਚਹੁੰ ਦਿਸਿ ਸਤਿਗੁਰ ਦ੍ਰਿਸ਼ਟਿ ਚਲਾਈ । ਮਨੀ ਸਿੰਘ ਤੇ ਪਹੁੰਚੀ ਜਾਈ । 
ਦੋ ਕਰ ਜੋਰ ਖਰਾ ਹੋ ਬੋਲਾ : 'ਹੇ ਸਤਿਗੁਰ ! ਮੈਂ ਤੇਰਾ ਗੋਲਾ ।' 
ਕਹਿਯੋ ਸੁਧਾ ਸਰ ਨਗਰੀ ਜਾਵੋ । ਹਰਿ ਮੰਦਰ ਕੀ ਸੇਵ ਕਮਾਵੋ ।” 
ਪੰਚ ਸਿਖ ਗੈਲ ਕੀਏ ਤਿਆਰ । ਭੂਪਤ ਸਿੰਘ ਐ ਸਿੰਘ ਗੁਲਜਾਰ । 
ਚੰਦਰਾ ਕੋਇਰ ਸਿੰਘ, ਸਿੰਘ ਦਾਨ । ਪੰਚਮ ਕੀਰਤ ਸਿੰਘ ਸੁਜਾਨ । 
ਸੇਵਾ ਹਰੀ ਗੁਰ ਹੋ ਕ੍ਰਿਪਾਲ । ਮੰਨ ਬੇਨਤੀ ਸੰਗਤ ਨਾਲ ।831। 
ਦੋਹਰਾ । 
ਪਾਂਚ ਪਹੁਲੀਏ ਸਿਖ ਇਹ, ਗੁਰ ਕਾ ਖ਼ਾਸ ਦੀਵਾਨ । 
ਲੈ ਆਗਿਆ ਤਬ ਖਸ਼ਟ ਇਹ, ਖਲ ਅਰਦਾਸ ਸੁਧਾਨ ।84। 
ਬੀੜ ਏਕ ਸ੍ਰੀ ਗ੍ਰੰਥ ਕੀ, ਫਰਰੈਦਾਰ ਨਿਸ਼ਾਨ । 
ਦੇ ਵਿਦਾ ਸਤਿਗੁਰ ਕੀਆ, ਮਨੀ ਸਿੰਘ ਬੁਧਿਮਾਨ ।85। 
ਕਬਿੱਤ । 
ਲੈ ਕੇ ਸੰਗਤ ਕੂੰ ਨਾਲ, ਮਨੀ ਸਿੰਘ ਤਤਕਾਲ, 
ਪਹੁੰਚਾ ਸੁਧਾ ਸਰ ਤਾਲ, ਆਇ ਦਰਸ਼ਨ ਪਾਂਵਦਾ । 
ਜੇਠ ਸੁਦੀ ਚੌਥ ਖਾਸ, ਕੀਆ ਗ੍ਰੰਥ ਪ੍ਰਕਾਸ਼, 
ਪਹਿਲੇ ਕਰ ਅਰਦਾਸ, ਝੰਡਾ ਸਾਹਿਬ ਕੂੰ ਝੁਲਾਂਵਦਾ । 

"ਸੋਢੀ ਹਰਿ ਜੀ, ਸੋਢੀ ਮਿਹਰਬਾਨ ਦਾ ਪੁੱਤਰ ਤੇ ਬਾਬਾ ਪ੍ਰਿਥੀ ਚੰਦ ਦਾ ਪੋਤਰਾ ਸੀ । ਇਹ ਆਪਣੇ ਪਿਤਾ 
ਦੀ ਮਿਰਤੂ ਦੇ ਬਾਅਦ, ਮਾਘ ਸੁਦੀ ਪੰਚਮੀ ਸੰਮਤ 1696 ਬਿ: (18 ਜਨਵਰੀ, 1740 ਈ:) ਨੂੰ 
ਗੱਦੀ ਤੇ ਬੈਠਾ ਤੇ ਇਸ ਦਾ ਚਲਾਣਾ, ਵਿਸਾਖ ਵਦੀ ਇਕਾਦਸ਼ੀ ਸੰਮਤ 1753 ਬਿ: (17 ਅਪ੍ਰੈਲ, 
1696 ਈ! ਨੂੰ ਸ਼੍ੀ ਅੰਮਿਤਸਰ ਹੋਇਆ । 

"" ਭਾਈ ਦਰਬਾਰੀ ਦੇ ਕਥਨ ਅਨੁਸਾਰ ਸੋਢੀ ਹਰਿ ਜੀ ਦੀ ਚਲਾਣੇ ਤੋਂ ਬਾਅਦ ਉਨ੍ਹਾਂ ਦੀ ਸੰਗਤ ਘਰ ਦੀ 
ਫੁਟ ਕਰਕੇ ਕਿਸੇ ਇਕ ਸੋਢੀ ਨੂੰ ਗੱਦੀ ਤੇ ਨਾ ਟਿਕਾ ਸਕੀ । ਸੋਢੀ ਨਿਰੰਜਣ ਰਾਇ ਹਰਿ ਗੋਪਾਲ ਤੇ 
ਕੇਵਲ ਨੈਨ (ਕੌਲ ਜੀ) ਨੇ, ਸੰਗਤ ਨੂੰ ਤਿੰਨ ਹਿੱਸਿਆਂ ਵਿਚ ਵੰਡ ਲਿਆ । ਆਖਰ ਉਹ ਇਸੇ ਫੁਟ 
ਦੇ ਕਾਰਣ, ਸੰਮਤ 1756 ਬਿ: ਤੋਂ ਪਹਿਲੇ ਸ਼ੀ ਅੰਮ੍ਰਿਤਸਰ ਦਾ ਨਿਵਾਸ ਛੱਡ ਕੇ ਮਾਲਵੇ ਵਿਚ ਨਗਰ 
ਘਰਾਂਚੋ ਢਿੱਲਵਾਂ ਤੇ ਗੁਰੂ ਕੇ ਕੋਠੇ ਜਾ ਰਹੈ। (ਦੇਖੋ, ਗੁਰੂ ਪ੍ਰਿਥੀ ਚੰਦ ਗੁਰ ਬੰਸਾਵਲੀ) 


ਸ਼ਹੀਦ ਬਿਲਾਂਸ (ਭਾਈ ਮਨੀ ਸਿੰਘ) 


65 
232ਇ 65 


66 


ਸਿੰਘ ਸੁਣ ਸੁਣ ਆਉਣ, ਆ ਕੇ ਦਰਸਣ ਪਾਉਣ, 
ਫਤੇ ਗੁਰੂ ਕੀ ਬਲਾਉਣ, ਗੈਲ ਸਬ ਨੂੰ ਬਹਾਂਵਦਾ । 
ਦਿੱਲੀ ਬਦਲ ਸੀ ਰੀਤ, ਮੀਣੇ ਭਏ ਭੈ ਭੀਤ, 
ਭਈ ਖਾਲਸੇ ਕੀ ਜੀਤ, ਭੇਂਟ ਦੇਗ ਵਰਤਾਂਵਦਾ 1861 
ਦੋਹਰਾ । 
ਦਿਨ ਦੂਨੀ ਰਾਤ ਚੌਗਨੀ, ਸੰਗਤ ਵਧਦੀ ਜਾਹਿ । 
ਮੀਣਿਆ ਕਾ ਬਲ ਘਟ ਗਯੋ, ਅੰਮ੍ਰਿਤਸਰ ਮੇਂ ਆਹਿ । 
ਦੇਸ ਮਾਲਵੇ ਜਾ ਵਸਯੋ, ਰਾਇ ਨਿਰੰਜਨ ਆਇ । 
ਘਰਾਂਚੋਂ ਸੁਤ ਇਸ ਕਾ ਰਿਹਾ, ਨਾਮ ਦਖਣੀ ਰਾਇ 1881 
ਕਬਿੱਤ । 
ਨਿਤਪ੍ਰਤਿ ਕਥਾ ਹੋਵੇ, ਗ੍ਰੰਥ ਮਹਾਰਾਜ ਜੂ ਕੀ । 
ਬੁੰਗੇ ਹੈ ਅਕਾਲਕ ਨਿਤ, ਲਗਦਾ ਦੀਵਾਨ ਜੀ । 
ਰਹਿਤ ਦਸ਼ਮੇਸ਼ ਜੀ ਦੀ, ਦੱਸੇ ਨਿਤ ਸੰਗਤਾਂ ਨੂੰ, 
ਖਰੇ ਖੋਟੇ ਵਾਲੀ ਨਿਤ, ਹੋਂਵਦੀ ਪਛਾਨ ਜੀ । 
ਖੰਡੇ ਦੀ ਪਹੁਲ ਦੇਵੇ, ਆਪ ਭਿਲਾਖੀਆਂ ਕੋ, 
ਨਿਤ ਨਵੇਂ ਸਿੰਘ ਸਜ, ਪਿੰਡਾਂ ਵਿਚ ਜਾਨ ਜੀ । 
ਸੇਵਾ ਹਰੀ ਇਵੇਂ ਕਿਵੇਂ, ਬੀਤ ਗਏ ਬਰਖ ਕਈ, 
ਸੁਧਾ ਸੁਰ ਵਿਖੇ ਮਨੀ ਸਿੰਘ ਕੋ ਪਛਾਨ ਜੀ ।89। 
ਦੋਹਰਾ । 
ਕਈ ਵਾਰ ਮਨੀ ਸਿੰਘ ਜੂ ਆਏ, ਪੁਰੀ ਅਨੰਦ । 
ਸਿਖ ਗੁਰੂ ਕਾ ਪਿਆਰ ਇਮ, ਜਿਮ ਚਕੋਰ ਤੇ ਚੰਦ ।901 
ਸੇਵਾ ਸੁਣ ਹਰਿ ਮੰਦਰ ਕੀ, ਸਤਿਗੁਰ ਹੋਇ ਦਇਆਲ । ੭ 
ਦੇ ਪੁਤੂ ਸਤਿਕਾਰਿਆ, ਮਨੀ ਸਿੰਘ ਤਤਕਾਲ ।91 । 
ਚੌਪਈ । 
ਮਨੀ ਸਿੰਘ ਕੋ ਦੇ ਵਡਿਆਈ । ਹੁਕਮ ਨਾਮੇ ਕੈ ਮੌਧ ਲਿਖਾਈ” : 
“ਸੇਵਾ ਕਰਤ ਹੋਇ ਨਿਹਕਾਮੀ । ਤਿਸੁ ਕਉ ਹੋਤ ਪ੍ਰਾਪਤ ਸੁਆਮੀ ।” 


ਉਸ ਹੁਕਮਨਾਮੋ ਦੀ ਇਬਾਰਤ ਇਸ ਤਰ੍ਹਾਂ ਹੈਂ : 


ਕਉੱ'ਸੇਤਿਗੁਰ ਪ੍ਰਸਾਦਿ 

ਸੂੀ ਸਤਿਗੁਰੂ ਜੀ ਕੀ ਆਗਯਾ ਹੈ । ਭਾਈ ਬਚਿਤ੍ਰ ਸਿੰਘ ਜੀ । ਭਾਈ ਉਦੈ ਸਿੰਘ ਜੀ । ਭਾਈ ਅਨਿਕ 
ਸਿੰਘ ਜੀ । ਭਾਈ ਅਜਬ ਸਿੰਘ ਜੀ । ਭਾਈ ਅਜਾਇਬ ਸਿੰਘ ਜੀ । ਨਾਇਕ ਮਾਈ ਦਾਸੁ ਵੋਇ ਮਨੀ 
ਸਿੰਘ ਨੂੰ ਵਾਹਿਗੁਰੂ ਸਰਮ ਰੱਖੇਗਾ । ਤੁਸੀਂ ਮੋਰੇ ਪੁਤੂ ਫਰਜੰਦਹ ਖਾਨੋ ਜਾਦ ਹੋ । ਤੁਸਾ ਉਪਰ ਮੋਰੀ 
ਖੁਸ਼ੀ ਹੈ । ਸਭ ਵਰਤਾਰੇ ਕੇ ਤੁਸੀਂ ਮਹਿਰਮ ਹੋ । ਹੋਰ ਕੌਡੀ ਦਮੜੀ ਪੈਸਾ ਰੁਪੈਯਾ ਰੱਛਿਆ ਦਾ ਜੋ 
ਅਸਾਨੂੰ ਦੇਏਗਾ । ਇਹ ਮੇਰੇ ਪੁਤ ਫਰਜੰਦ ਹੈਨ । ਸਿਖਾਂ (ਪੁਤਾ ਸੇਵਾ ਦਾ ਵੇਲਾ ) ਹੈ ਜੋ ਲੋਚ ਕੈ ਸੇਵਾ 
ਕਰੋਗੇ ਤੁਸਾਡੇ ਸੇਵਾ ਦਰਗਹਿ ਥਾਇ ਪਵੇਗੀ । ਤੁਸਾ ਉਪਰ ਵਾਹਿਗੁਰੂ ਰਛਿਆ ਕਰੇਗਾ । ਸੰਵਤ 
1760 ਮਿਤੀ ਕਤਕ 1 (ਹੋਰ ਵੇਰਵੇ ਲਈ ਦੇਖੋ ਅੰਤਕਾ 5) 


ਕੀਦਮੰਬਲਾਸ (ਜਾਈ ਸਰੀ 66 


"” ਭੂਮੀਆ ਤੋਂ ਭਾਵ ਏਥੇ 
ਸਿੰਘਾਂ ਨਾਲ ਲੜਦਾ ਹੋ! 
(ਮਾਰਚ, 1707 ਈ:) ਨੂੰ ਹੋਈ । 

"੯੯ ਬਾਬੇ ਬੁੱਢੇ ਜੀ ਦੀ ਸੰਤਾਨ ਵਿਚੋਂ ਭਾਈ ਰਾਮ ਕੁਇਰ (ਗੁਰਬਖਸ਼ ਸਿੰਘ) ਜੀ । 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


ਮਨੀ ਸਿੰਘ ਕੀ ਐਸ ਹੈ ਕਰਨੀ । ਇਕ ਜਿਹਵਾ ਸੇ ਜਾਇ ਨ ਬਰਨੀ । 
ਇਨ ਕੇ ਪਿਤਾ ਪਿਤਾਮਾ ਸਾਰੈ । ਪੁੜ੍ਹ ਭਾਈ ਸਣ ਪਰਿਵਾਰੈ । 
ਧਰਮ ਹੇਤ ਸੀ ਹੋਏ ਸ਼ਹੀਦ । ਗੁਰ ਬਾਬੇ ਕੋ ਸਬੀ ਮੁਰੀਦ । 
ਸੇਵਾ ਹਰੀ ਸਵਾਰੋ ਕਾਜ । ਮਮ ਸੇਵਕ ਕੀ ਰਾਖੋ ਲਾਜ ।92। 
ਦੋਹਰਾ । 
ਲੈ ਆਗਿਆ ਗੁਰਾਂ ਥੀਂ, ਮਨੀ ਸਿੰਘ ਬੁਧਿਮਾਨ । 
ਪਹੁੰਚਾ ਨਗਰੀ ਸੁਧਾ ਸੁਰ, ਗੁਰ ਕਾ ਖਾਸ ਦੀਵਾਨ ।93। 
ਪੁਰ ਅਨੰਦ ਕਈ ਜੁੱਧ ਕਰ, ਸ਼੍ਰੀ ਸਤਿਗੁਰ ਦਸ਼ਮੇਸ਼ । 
ਛੋਰ ਅਨੰਦਪੁਰ ਨਗਰ ਕੋ, ਗਏ ਮਾਲਵੇ ਦੇਸ 194। 
ਚੌਪਈ । 
ਅੰਮ੍ਰਿਤਸਰ ਮੇਂ ਇਹ ਸੁਨ ਪਾਈ । ਛੋਰ ਅਨੰਦਪੁਰ ਗਏ ਜਗਰਾਈ । 
ਮਾਤਾ ਸਹਿਤ ਸਜਾਦੇ" ਚਾਰੇ । ਹੋ ਸ਼ਹੀਦ ਗੁਰ ਪੁਰੀ ਸਿਧਾਰੇ । 
ਮੁਕਤੇ ਪਾਂਚ ਪਿਆਰੇ ਤੀਨ । ਸੁਤ ਮਨੀ ਸਿੰਘ ਪਾਂਚੋ ਚੀਨ । 
ਅਪਰ ਸਿੰਘ ਲਰ ਸ੍ਹਰਗ ਸਿਧਾਏ । ਨਾਮ ਸਭਸ ਨਹੀਂ ਜਾਤ ਗਿਨਾਏ । 
ਸਾਬੋ ਕੀ ਤਲਵੰਡੀ ਮਾਹੀ । ਦੇਸ ਮਾਲਵੇ ਪਹੁੰਚੇ ਜਾਈ । 
ਮਨੀ ਸਿੰਘ ਲੈ ਸੰਗਤ ਸਾਥ । ਪਹੁੰਚ ਗੁਰੂ ਢਿਗ ਟੇਕਯੋ ਮਾਥ । 
ਸੇਵਾ ਹਰੀ ਗੁਰ ਥੀਂ ਬਲਿਹਾਰੈ । ਧਰਮ ਹੇਤ ਜਹਿ ਵਾਰੇ ਚਾਰੈ ।95। 
ਦੋਹਰਾ । 
ਦਿਸਾ ਦਖਣ ਜਬ ਸਤਿਗੁਰੂ, ਕੀਆ ਪਿਆਨਾ ਆਹਿ । 
ਗਏ ਮਨੀ ਸਿੰਘ ਗੈਲ ਤਬ, ਸੁਨੋ ਕਥਾ ਅਬ ਤਾਹਿ ।96। 
ਸ਼ਹਿਰ ਸੁਨਾ ਬਘੋਰ ਇਕ, ਜਹਿ ਪਹੁੰਚੇ ਗੁਰ ਨਾਬ । 
ਲਰਿਆ ਤਹਿ ਇਕ ਭੂਮੀਆ"”, ਸ੍ਰੀ ਖਾਲਸੇ ਸਾਥ ।97। 
ਚੌਪਈ । 
ਭਈ ਜੀਤ ਝਗਰਾ ਮੁਕ ਗਯਾ । ਬਧਤ ਬਿਖ਼ਾਧ ਵਿਚੇ ਰੁਕ ਗਯਾ । 
ਬੀਤੀ ਰੈਣ ਚੜ੍ਹਿਆ ਦਿਨ ਆ ਕੇ । ਬੈਠੇ ਗੁਰ ਦੀਵਾਨ ਲਗਾ ਕੇ । 
ਸਨੀ ਸਿੰਘ ਤੇ ਆਦਿਕ ਔਰ । ਬੁਢੇ ਕਾ ਸੀ ਰਾਮ ਜੋ ਕੌਰ ।""” 


ਅਜੀਤ ਸਿੰਘ ਜੁਝਾਰ ਸਿੰਘ, ਜੁਧ ਕਰ ਜੂਝੈ ਚਮਕੌਰ । 
ਸੀਰੰਦ ਬਿਖੈ ਜੋਰਾਵਰ ਸਿੰਘ, ਫਤੇ ਸਿੰਘ ਕੀ ਠੌਰ ।107। 


(ਦੁਨਾ ਸਿੰਘ “ਹੰਡੂਰੀਂ”, ਕਥਾਂ ਗੁਰੂ ਜੀ ਕੇ ਸੁਤਨ ਕੀ) 
ਬਘੋਰ ਦਾ ਭੂਮੀਆ (ਸਰਦਾਰ) ਮਹਾਂਨੰਦ ਹੈ, ਜੋ ਆਪਣੇ ਭਰਾ ਮੋਖਰਾ ਸਮੇਤ 
ਇਆ ਮਾਰਿਆਂ ਗਿਆਂ ਸੀ । ਇਹ ਘਟਨਾਂ 19-20 ਚੋਤ੍ਰ, ਸੰਮਤ 1763 ਬਿ: 


1੪ 67 


ਦੇ ਧੀਰਜ ਗੁਰ ਪਿਛਾਂ ਹਟਾਏ । ਸ਼੍ਰੀ ਜਗਦੀਸ ਜਗਤ ਕੈ ਰਾਏ 1 
ਸੇਵਾ ਹਰੀ ਮਨੀ ਸਿੰਘ ਬੀਰ । ਪਹੁੰਚੇ ਆਇ ਸੁਧਾ ਸਰ ਤੀਰ ।98। 
ਦੋਹਰਾ । 
ਦੌਖਣ ਦਿਸ ਸਤਿਗੁਰ ਗਏ, ਸੰਗਤ ਭਈ ਉਦਾਸ ! 
ਧੀਰਜ ਦੇਵੈ ਮਨੀ ਸਿੰਘ, ਰਚ ਸਾਖੀਆਂ ਖਾਸ ।991 
ਇਸੀ ਤਰ੍ਹਾਂ ਥੀਤਤ ਭਏ, ਢਾਈ ਕੁ ਬਰਖ ਥੀ ਆਨ” ! 
ਵੈਸਾਖੀ ਕੇ ਦਿਵਸ ਪੈ, ਸੰਗਤ ਜੁੜੀ ਮਹਾਨ 1100। 
ਕਬਿੱਤ 
ਕਰਨ ਦੀਵਾਰ ਆਈਆਂ, ਸੰਗਤਾਂ ਵਿਸੋਏ ਤੇ ਸੀ, 
ਮਨੀ ਸਿੰਘ ਬੀਰ ਕੰਮ, ਕੀਤਾ ਸੀ ਸੁਧਾਈ ਦਾ । 
ਮੀਣਿਆਂ `ਚੋਂ ਮੁਖੀ ਇੱਕ, ਚੂਹੜਮਲ ਖੜ੍ਹੀ ਸੀ । 
ਨਿਰੰਜਨੀ"" ਦੇ ਵਲੋਂ ਕੰਮ ਕਰੇ ਗੁਰਿਆਈ ਦਾ । 
ਹੰਕਾਰਿਆ ਧਿਕਾਰਿਆ ਤੇ, ਦੇਖੀ ਗੁਰੂ ਘਰ ਦਾ ਸੀ, 
ਸੰਗਤ `ਚ ਬੈਠੇਂ ਕੰਮ, ਕਰੇ ਬੁਰਿਆਈ ਦਾ । 
ਸੇਵਾ ਹਰੀ ਬੜਾ ਪੂਤ, ਚੂਹੜ ਦਾ ਸੀ ਰਾਮ ਮੂਲ, 
ਬਾਪ ਗੈਲੋਂ ਵੱਧ ਕੰਮ, ਕਰੇ ਖੁਟਿਆਈ ਦਾ ।1011 
ਦੋਹਰਾ । 
ਮੁਹਕਮ ਸਿੰਘ ਤੇ ਰਾਮੂ ਮੂਲ, ਉਂਭੈ ਚੂਹੜ ਕੇ ਪੂਤ 1 
ਮੁਹਕਮ ਸਿੰਘ ਸੀ ਪਹੁਲੀਆ, ਰਾਮੂ ਮਲ ਸੀ ਊਤ ।1021 
ਰਾਮੂ ਥੀਂ ਕਛੁ ਸਿੰਘਾਂ ਨੇ, ਮੰਗੇ ਤੂਤ ਸੀ ਮੋਲ । 
ਕਹਿੰਦਾ 'ਮੈਂ ਨਹੀਂ ਦੇਵਣੇ', ਥੋਲਿਆ ਬੋਲ ਕੁਬੋਲ ।103। 
ਸਵੈਯਾ । 
ਕਹਾਂ ਗਿਆ ਗੁਰੂ ਛੋਰ ਤੁਸਾਂ ਕੂੰ, ਕਲਗੀਆਂ ਵਾਲਾ ਕਹੌਂ' ਜਿਨੂੰ ਆ ਕੈ । 
ਬੋਲੋ ਉਸੇ ਦਸ਼ਮੇਸ਼ ਗੁਰੂ ਤੁਮ, ਚਲਾ ਗਿਆ ਘਰ ਬਾਰ ਲੁਟਾ ਕੈ । 
ਜਿਨੂ ਕਹੋ ਸਬ ਬਾਂਈ ਸਹਾਇਕ, ਚਾਰੇ ਗਿਆ ਪੁੱਤ ਸ਼ੀ ਮਰਵਾ ਕੈ । 
ਸੇਵਾ ਹਰੀ ਨਹੀਂ ਦੇਵਣੇ ਤੂਤ ਮੈਂ, ਭਾਵੇਂ ਲਿਘਾਵੋ ਸਿੰਘ ਮੁਹਕਮ ਜਾ ਕੈ ।104। 
” ਇਨ੍ਹਾਂ ਢਾਈ ਕੁ ਸਾਲਾਂ ਵਿਚ ਏਥੇ ਕਈ ਉਲਟ ਫੇਰ ਹੋਏ । 20 ਫਰਵਰੀ, 1707 ਈ: ਨੂੰ ਔਰੰਗਜ਼ੇਬ 
ਦੀ ਮੌਤ ਦੇ ਬਾਅਦ, ਬਹਾਦਰ ਸ਼ਾਹ ਤੇ ਆਜ਼ਮ ਸ਼ਾਹ ਦੀ ਆਪਸ ਵਿਚ ਜੰਗ ਹੋਈ, ਜਿਸ ਵਿਚ ਆਜ਼ਮ 
ਸ਼ਾਹ ਤੇ ਬੇਦਾਰ ਬਖਤ ਦੋਵੇਂ ਪਿਉਂ-ਪੁੜ੍ਹ ਮਾਰੇ ਗਏ । ਸ਼੍ਰੀ ਦਸਮੇਸ਼ ਜੀ, ਹਾਕਮ ਸਰਹਿੰਦ ਦੀ ਸਾਜਿਸ਼ 
ਨਾਲ ਨਦੇੜ ਦੇ ਮੁਕਾਮ ਤੇ ਜਮਸ਼ੈਦ ਖਾਨ ਅਫਗਾਨ ਦੇ ਹੱਥੋਂ ਜ਼ਖਮੀ ਹੋਏ, ਅਖੀਰ ਬਾਬਾ ਸੰਦਾ ਸਿੰਘ 
ਨੂੰ ਥਾਪੜਾ ਦੇ ਕੇ ਪੰਜਾਬ ਨੂੰ ਤੋਰ ਆਪ 6 ਕਤਕ, ਸੰਮਤ 1765 ਬਿ: (7 ਅਕਤੂਬਰ 1708 ਈ:) 
ਨੂੰ ਜੋਤੀ ਜੋਤ ਸਮਾ ਗਏ । ਬਹਾਦਰ ਸ਼ਾਹ ਬਾਦਸ਼ਾਹ ਨੂੰ ਇਹ ਖ਼ਬਰ ਬਿਦਰ ਸ਼ਹਿਰ (ਜਫਰਾਬਾਦ) 
ਦੇ ਮੁਕਾਮ ਤੇ 29 ਕਤਕ, ਸੰਮਤ 1765 ਬਿ: (30 ਅਕਤੂਬਰ, 1708 ਈ:) ਨੂੰ ਮਿਲੀ, ਤੇ ਉਸ ਨੇ 
ਸ਼੍ਰੀ ਦਸ਼ਮੇਸ਼ ਜੀ ਦੇ ਪੁਤਰੇਲੇ ਬਾਬਾ ਅਜੀਤ ਸਿੰਘ ਨੂੰ ਮਾਤਮੀ ਖਿੱਲਤ ਭਿਜਵਾ ਕੋ ਆਪਣਾ ਫਰਜ਼ ਪੂਰਾ 
ਕੀਤਾ ।) ਦੇਖੋ, ਅਖ਼ਬਾਰਤੇ ਦਰਬਾਰੇ ਮੁਔਲਾ) 
"੯ ਭਾਵ-ਸੋਢੀ ਨਿਰੰਜਨ ਰਾਇ ਤੋਂ ਹੈ ਜੋ ਸੋਢੀ ਹਰਿ ਜੀ ਦਾ ਜਾਨਸ਼ੀਨ ਸੀ । 
68 ਸ਼ਹੀਦ ਬਿਲਾਸ (ਭਾਈ ਮਨੀ ਇਨ); 68 


ਸਾ 


ਅਲ 


ਆਲ 


ਦੋਹਰਾ । 
ਨਹੀਂ ਸਿਖਾਂ ਕੋ ਪਤਾ ਸੀ, ਇਹ ਮੀਣਾ ਮਸੰਦ । 
ਵਰਤਣ ਕੀਤੀ ਬੰਦ ਸੀ, ਸਤਿਗੁਰ ਪੁਰੀ ਅਨੰਦ ।1051 
ਨਿੰਦਾ ਗੁਰ ਦਸਮੇਸ਼ ਕੀ, ਕਰੀ ਦਸ਼ਟ ਥੀ ਆਇ । 
ਪਾਕਰ ਖਾਲਸੇ ਸ਼ਾਗ ਥੀਂ, ਮੁਖ ਜੂਤਨ ਮਾਰ ਕਰਾਇ" । 1061 
ਚੌਪਈ । 
ਗੁਰ ਕੀ ਨਿੰਦਾ ਸੁਨੈ ਨ ਕਾਨ । ਸ਼੍ਰੀ ਮੁਖ ਥੀਂ ਗੁਰ ਇਉਂ ਫਰਮਾਨ । 
ਕੂੜ ਕੁਸੱਤ ਜਹਿ ਮੁਖ ਥੀਂ ਕਹਯੋ । ਮੂੰਡ ਸਜਾਇ ਪਹੀਹਨ ਥੀਂ ਦਯੋ । 
ਰਾਖੈ ਭਾਗ ਜ਼ੂਹੜ ਪੈ ਆਇ । ਸਕਲ ਬਾਰਤਾ ਦਈ ਸੁਨਾਇ । 
ਸੁਣ ਕਰ ਆਗ ਬਦਨ ਕੂੰ ਲਾਗੀ। ਕਲਹ ਦੁਸ਼ਟ ਕੇ ਮੂੰਡ ਥੀ' ਜਾਗੀ । 
ਮੁਹਕਮ ਮੇਰਾ ਇਨੈ ਬਿਗਾਰਾ । ਆਜ ਪਕਰ ਰਾਮੂ ਕੂੰ ਮਾਰਾ । 
ਇੱਜਤ ਘਣੀ ਮੋਰ ਇਨ ਲਾਹੀ । ਅੱਤ ਸਿਖੜਿਆਂ ਬਹੁਤੀ ਚਾਈ । 
ਬੀਚ ਚੌਂਕ ਥੀ ਇਨੈ ਕਢਾਊਂ । ਓਹਰੀ ਖੜ੍ਹੀ ਤਦੈ ਸਦਾਊਂ । 
ਸੇਵਾ ਹਰੀ ਹੋਣੀ ਹੈ ਸੋਇ । ਉਸ ਸਾਚੈ ਕੂੰ ਭਾਵੇ ਜੋਇ ।107। 
ਦੋਹਰਾ । 
ਗੈਲ ਪੜੋਸੀ ਚੂਹੜ ਤਉ, ਮਸਲਤ ਕੀਨੀ ਆਨ । 
ਸਿੰਘਾ ਕੂੰ ਪਕੜਾਨ ਹਿਤ, ਲਈ ਦੁਸ਼ਟ ਸੀ ਠਾਨ ।108। 
ਮਨੀ ਸਿੰਘ ਸਮਝਾਇਆ, ਨਹਿ ਸਮਝਿਆ ਸ਼ੈਤਾਨ । 
ਖਾਂ ਅਸਲਮ ਢਿਗ ਪਹੁੰਚਿਆ, ਮੰਦ ਮਤੀ ਹੈਵਾਨ ।109। 
ਚੌਪਈ । 
ਲਿਖ ਪਰਵਾਨਾ ਭੇਜਯੋ ਖਾਸ । ਸੂਬੇ ਚੌਂਕ ਮਨੀ ਸਿੰਘ ਪਾਸ । 
ਕਰ ਮਸਲਤ ਭੇਜਯੋ ਡਲਵਾਈ । ਤਾਰਾ ਸਿੰਘ" ਸਮਝਾ ਕੈ ਭਾਈ । 
ਪੌਥੀ ਮੀਣੇ ਦੈ ਗਏ ਚੌਲ । ਮੁੱਕਣ ਨ ਦਿੱਤੀ ਉਨ੍ਹਾਂ'ਗੋਂਲ । 
ਲਾਹੌਰੀ ਸੂਰਤ ਸਿੰਘ" ਥੀਂ ਆਦਿ । ਪਏ ਬੀਚ ਨਹਿ ਵਧੈ ਬਿਖਾਧ । 


ਸੇਵਾ ਹਰੀ ਸਿੰਘ ਵਾਪਸ ਆਇਆ । ਅਕਾਲ ਬੁੰਗੇ ਆ ਹਾਲ ਸੁਨਾਇਆ 1110 


ਅੰਮ੍ਰਿਤਸਰ ਕੀ” ਵਿਚ ਕੀਤਾ ਹੈ । 
ਭਾਈ ਤਾਰਾ ਸਿੰਘ, ਨਗਰ ਵਾਂ ਲਾਹੌਰ ਦੇ ਰਹਿਣ ਵਾਲੇ ਬੁੱਟਰ ਗੋਤ ਦੇ ਜ਼ਿੰਮੀਂਦਾਰਾਂ ਵਿਚੋਂ ਇਕ 
ਗਿਣਤੀ ਦੇ ਜੋਧੇ ਸਨ । ਇਨ੍ਹਾਂ ਨੇ ਭਾਈ ਮਨੀ ਸਿੰਘ ਪਾਸੋਂ ਖੰਡੇ ਦਾ ਅੰਮ੍ਰਿਤ ਪਾਨ ਕੀਤਾ ਸੀ, ਤੇ ਇਹ 
ਮਾਘ ਵਦੀ ਚੌਥ ਸੰਮਤ 1779 ਬਿ: ਨੂੰ ਲਾਹੌਰ ਦੇ ਫ਼ੌਜਦਾਰ ਮੋਮਨ ਖਾਂ ਨਾਲ ਲੜਦੇ ਹੋਏ ਆਪਣੇ 
ਨਗਰ 22 ਸਿੰਘਾਂ ਸਮੇਤ ਸ਼ਹੀਦ ਹੋਏ । 


ਭਾਈ 


ਇਸ ਘਟਨਾ ਦਾ ਜਿਕਰ ਕੇਸਰ ਸਿੰਘ ਫ਼ਿੱਸ਼ਰ ਨੇ ਬੰਸਾਵਲੀਨਾਮੇ ਵਿਚ, ਤੇ ਕਵੀ ਦਰਸ਼ਨ ਨੇ “ਵਾਰ 


ਸੂਰਤ ਸਿੰਘ, ਭਾਈ ਬਖਤ ਮਲ ਸੂਰੀ ਖੜ੍ਹੀ ਦੇ ਪੁਤ੍ਹ ਤੇ ਭਾਈ ਸਬਲੇ ਦੇ ਪੋੜ੍ਹੇ ਨਗਰ ਜਲਾਲਪੁਰ 
ਜੱਟਾਂ (ਗੁਜਰਾਤ) ਦੇ ਵਸਨੀਕ ਸਨ । ਬਖਤ ਮਲ ਛੇ ਬਖਸ਼ਿਸ਼ਾਂ ਵਿਚੋਂ, ਉਦਾਸੀ ਸਾਧੂ ਸੀ । ਭਾਈ 


ਸੂਰਤ ਸਿੰਘ ਦੀ ਪੁਤ੍ਰੀ ਬੀਬੀ ਜੈ ਦਈ ਦੀ ਸ਼ਾਦੀ, ਭਾਈ ਹਕੀਕਤ ਰਾਇ ਸ਼ਹੀਦ ਦੇ ਪੁੜ੍ਹ ਭਾਈ ਬਿਜੈ 
ਸਿੰਘ ਨਾਲ ਹੋਈ ਸੀ। (ਦੇਖੋਂ ਸਾਖੀਆਂ ਭਾਈ ਬ਼ਖਤ ਮਲ, ਤਵਰੀਖੇ ਸ਼ੋਹਦਰਾ, ਕ੍ਰਿਤ ਲਾਲਾ ਗੰਡਾ ਮੌਲ 
ਵਦਾਵਣ, ਸਵਾਨਿਹ ਉਮਰੀ ਲਾਲਾ ਰਾਮ ਚੰਦ ਪੁਰੀ ਸਿਆਲਕੋਟੀ) 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


69 
232੦ 69 


ਵੋਹਰਾ । 
ਲਵਪੁਰੀ ਦਿਆਂ ਸਿਖਾਂ ਨੇ, ਲਿਖ ਭੇਜੀ ਅਰਦਾਸ । 
ਚੂਹੜ ਕੁਵੇਲਾ ਬੋਲਦਾ, ਨਿਤ ਸੂਬੇ ਦੇ ਪਾਸ ।111। 
ਆਇਆ ਸੁਨਿਆ ਚੂਹੜ ਮਲ, ਨਗਰ ਗੁਰੂ ਰਾਮ ਦਾਸ । 
ਮਨੀ ਸਿੰਘ ਬੁਲਾਇਆ, ਨਹਿ ਆਇਆ ਤਿਸ ਪਾਸ ।112। 
ਚੌਪਈ । 
ਪੌਟੀਓ' ਸੂਹੀਏ ਖਬਰ ਪੁਚਾਈ: ਮੀਣੇ ਅਤਿ ਬਹੁਤ ਹੈ ਚਾਈ । 
ਹਰਸਾ ਆਊ ਸੰਝ ਸਵੇਰ । ਹੋਈ ਤਿਆਰੀ ਨਹਿ ਉਸ ਡੇਰ । 
ਸੁਣ ਮਨੀ ਸਿੰਘ ਮਸਲਤ ਕੀਨੀ । ਇਵ ਸਲਾਹ ਸਭਨ ਇਹ ਦੀਨੀ । 
ਤੁਲ ਦੁਸ਼ਟ ਮ੍ਰਿਦੰਗ ਸਮਾਨ । ਹੁਣ ਇਸ ਚਾਹੀਏ ਸੋਧਣਾ ਆਨ । 
ਸੇਵਾ ਹਰੀ ਇਮ ਨਿਸਾ ਬਿਤਾਈ । ਭਈ ਭੌਰ ਸੋਧਯੋ ਤਹਿ ਜਾਈ ।113। 
ਦੋਹਰਾ । 
ਮਾਰ ਪਨੀਹਨ ਕੀ ਦਈ, , ਦੀਜੋ ਮੂੰਡ ਸੁਜਾਇ । 
ਘਰ ਤੇ ਫਿਰ ਧਾਵਾ ਕੀਯੋ, ਲੂਟਯੋ ਸਭੀ ਬਣਾਇ ।114। 
ਭੇਜ ਪਾਤੀਆਂ ਮਨੀ ਸਿੰਘ, ਸਿੰਘਨ ਲੀਯਾ ਬੁਲਾਇ । 
ਪਹੁੰਚੇ ਸਿਰ ਲੱਥ ਸੂਰਮੇ, ਧਰਮ ਜੁਧ ਜਹਿ ਚਾਇ ।115। 
ਸਵੈਯਾ । 
ਘਰ ਲੁਟਾਇ ਤੇ ਖਾਇ ਕੇ ਮਾਰ ਸੀ, ਪਹੁੰਚ ਗਲੋ ਪੋਟੀ ਮਾਹਿ ਸੀ ਧਾਈ । 
ਰੋਯੋ ਬੀਚ ਕਚਹਿਰੀ ਮੇਂ ਜਾਇ ਕੈ, ਹਰਿ ਸਹਾਇ ਤੇਰੀ ਹੈ ਦੁਹਾਈ । 
ਮਾਰ ਉਜਾਰ ਦੀਯੋ ਮੁਹਿ ਖਾਲਸੇ, ਆਇ ਤੱਕੀ ਅਬ ਤਉ ਸਰਨਾਈ । 
ਸੇਵਾ ਹਰੀ ਸਭ ਨੌਕਰ ਚਾਕਰ, ਮਾਰ ਮਨੀ ਸਿੰਘ ਦੀਏ ਭਗਾਈ ।1161 
ਦੋਹਰਾ 
ਲੋਹਾ ਲਾਖਾ ਹੋ ਗਲਾ, ਸੁਣ ਕੈ ਸਾਰਾ ਹਾਲ । 
ਥੀ ਸਕੀਰੀ ਏਸ ਕੀ, ਚੂਹੜ ਮਲ ਕੈ ਨਾਲ । 117 । 
ਵਿਉਂਤ ਸਿੰਘਾਂ ਦੇ ਕੱਢਣ ਦੀ, ਲਈ ਤਬ ਹਰਸੇ" ਠਾਨ । 
ਚੱਕ ਗੁਰੂ ਕੇ ਬੀਚ ਅਬ, ਹੋਵੇਗਾ ਘਮਸਾਨ ।118। 


ਹਰਸਾ, ਜਾਂ ਹਰਿ ਸਹਾਇ ਪੇਟੀ ਦਾ ਅਮੀਰ ਸੀ । ਸਿੰਘਾਂ ਨਾਲ ਉਂਸ ਦੀ ਜੋ ਝੜਪ ਹੋਈ, ਉਸ ਦਾ ਹਾਲ ਕਵੀ 


ਦਰਸ਼ਨ ਨੇ ਇਸ ਤਰ੍ਹਾਂ ਦਿੱਤਾ”ਹੈ : 

ਪੱਟੀ ਵਿਚ ਜੋ ਅਮੀਨ ਹਰਿ ਸਹਾਇ, ਰੱਯਤ ਸਭ ਬੁਲਾਈ । 

ਦੇਹੋ ਫੇੜਾ ਨਾਲ ਅਸਾਡੇ, ਢਿਲ ਨ ਕਰਹੋਂ ਕਾਈ । ਹੂ 

ਦਰਸ਼ਨ ਸੁਣਿਆ ਸਿੰਘਾਂ ਕੀਤੀ ਮਸਲਤ, ਚੋਟ ਨਗਾਰੇ ਲਾਈ । 201.... 

ਤੀਨ ਪਹਿਰ ਕਾ ਭੇੜਾ ਹੋਇਆ, ਦਾਰੂ ਸਭ ਨਖੁੱਟੇ । 

ਦਰਸ਼ਨ ਮਾਰਿਆ ਹਰਿ ਸਹਾਇ, ਭਈ ਗੁਬਾਰੀ ਮਾਰ ਉਾਈ ਸੁੱਟੇ । 26। (ਵਾਰ ਅੰਮ੍ਰਿਤਸਰ ਕੀ) ਇਹ 
ਜੰਗ-ਭੱਟ ਵਹੀ ਦੇ ਮੁਤਾਬਕ 9 ਵੈਸਾਖ ਸੰਮਤ 1766 ਬਿ: 6 ਅਪ੍ਰੈਲ 1709 ਈ: ਨੂੰ ਹੋਈ ਜਿਵੇਂ ਕਿ ਲਿਖਿਆ ਹੈ : 

ਨਗਾਹੀਆ ਸਿੰਘ ਬੇਟਾ ਲਖੀਏ ਕਾ, ਪੋਤਾ ਗੋਧੂ ਕਾ....ਬੜ੍ਹਤੀਆ ਕਨਾਵਤ ਮਿਤੀ 9 ਵਿਸਾਖ ਸੰਬਤ 
1766 ਕੋ, ਗੁਰੂ ਚੌਕ ਕੇ ਮਲਹਾਨ ਸਾਮੇਂ ਮਾਥੇ ਰਨ ਮੇਂ ਜੂਝ ਕਰ ਮਰਾ । (ਭੌਟ ਵਹੀ ਜਾਦੋਂ ਬੰਸੀ ਬੜ੍ਹਤੀਆਂ ਕੀ) 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


23270 


ਦਵੈਯਾ । 
ਸੂਹੀਆ ਆਇਆ ਪਾਸ ਮਨੀ ਸਿੰਘ, ਹਰਸੂ ਕਰੀ ਚੜ੍ਹਾਈ । 
ਭਖ ਲਾਲੀਆਂ ਗਈਆਂ ਖਾਲਸੇ ਖ਼ਬਰ ਜਦੋਂ ਸੁਣ ਪਾਈ । 
ਨਿਕਟ ਰਾਮਸਰ ਹੋਇ ਇੱਕਠੇ, ਵਲਗਣ ਲੀਯਾ ਵਲਾਈ । 
ਢੁਕੀ ਫੌਜ ਨੇੜ ਜਦ ਆ ਕੈ, ਸਿੰਘਾਂ ਛਲਕ ਕਰਾਈ । 
ਨਿੱਕਲੈ ਸਿੰਘ ਭਗਉਤੀਆਂ ਫੜ ਕੈ, ਸਤਿਗੁਰ ਹੋਏ ਸਹਾਈ । 
ਲੋਹੇ ਨਾਲ ਖੜਕਿਆ ਲੋਹਾ, ਪਹਿਰ ਤੀਨ ਜਾਂ ਢਾਈ । 
ਮਾਰਿਆ ਹਰਸੂ ਬੀਚ ਮਦਾਨੈ, ਤਾਰਾ ਸਿੰਘ ਡਲਵਾਈ । 
ਸੇਵਾ ਹਰੀ ਰਾਮਦਾਸ ਗੁਰੂ ਨੈ, ਖਾਲਸੈ ਪੈਜ ਰਖਾਈ ।119। 
. ਦੋਹਰਾ । 
ਰੋਈ ਹਾਰ ਤੁਰਕੇਸ਼ ਕੀ, ਬਹੁਤ ਮਰੇ ਸਰਦਾਰ : 
ਹਾਹਾਕਾਰ ਘਰ ਮੀਣਿਆਂ, ਸਿੰਘਨ ਜੈ ਜੈ ਕਾਰ । 120। 
ਚੂਹੜੂ ਓਹਰੀ ਪਿਟਿਆ, ਬੀਚ ਕਚਹਿਰੀ ਜਾਇ । 
ਹਾਰ ਹੋਈ ਸੁਨ ਕਾਂਪਿਆ, ਸੂਬਾਂ ਅਸਲਮ ਖਾਇ ।121। 
ਸਵੈਯਾ । 
ਹੋਈ ਹਾਰ ਮਰੇ ਸਰਦਾਰ ਬਹੁ ,ਮੌਚ ਗਈ ਸਬ ਹਾਹਾਕਾਰਾ । 
ਤਉ ਅਸਲਮ ਖਾਨ ਵੀਚਾਰ ਕੀਯੋ ਇਹ, ਸਦ ਸਭੀ ਉਨ ਅਹਿਲਕਾਰਾ । 
ਸੁੱਤੇ ਸਿੰਘ ਜਗਾਇ ਲਏ ਜਮ, ਵਧ ਗਯੋ ਅਬ ਬਹੁਤ ਪੁਆਰਾ । 
ਸੇਵਾ ਹਰੀ ਮਨੀ ਸਿੰਘ ਥੀਂ ਆਦਿ ਲੈ, ਚੱਕੋਂ ਦੀਯੋ ਸਭ ਤਾਈ' ਨਿਕਾਰਾ ।122। 
ਦੋਹਰਾ । 
ਕਰ ਮਸਲਤ ਇਮ ਖਾਨ ਨੈ, ਦੇਵਾ ਲੀਯੋ ਬੁਲਾਇ”। 
ਗੈਲ ਫੌਜ ਤੁਰਕਾਨ ਕੀ, ਚੜ੍ਹੀ ਲਵਪੁਰੋਂ ਆਇ ।123। 
ਬੈਠੋ ਸਿੰਘ ਤਯਾਰ ਸੀ, ਮਰਨ ਮਾਰਨਾ ਮੰਡ । 
ਖੇਲਣ ਹੇਤ ਸ਼ਿਕਾਰ ਉਨ, ਲਈਆਂ ਭਗਉਤੀਆਂ ਚੰਡ । 1241 


₹ ਅਸਲਮ ਖਾਨ ਪਰਵਾਨਾ ਭੇਜਿਆ, ਸਭ ਜਮਾਤ ਬੁਲਾਈ । 
ਦੇਵਾ ਜੱਟ ਸ਼ਿਤਾਬ ਬੁਲਾਇਓ, ਢਿਲ ਨ ਕਰਹੋ ਕਾਈ । 
ਰਾਤਿ ਪ੍ਰਾਤੀ ਚਕੁ ਮਾਰੀਐ, ਕਰਿ ਕੈ ਵੱਡੀ ਧਾਈ । 
ਦਰਸ਼ਨ ਸੁਣਿਆ ਸਿੰਘ ਰਾਜੀ ਹੋਏ, ਸਭਨਾਂ ਫਤੇ ਬੁਲਾਈ ।281 (ਕਵਿ ਦਰਸ਼ਨ, ਵਾਰ ਅੰਮ੍ਰਿਤਸਰ ਕੀ) 
"" ਰੋੜੇ ਰਹੇ ਕਿ ਸ੍ਰੀ ਦਸ਼ਮੇਸ਼ ਜੀ ਸੰਮਤ 1765 ਬਿ: ਵਿਚ ਜਦ ਜੋਤੀ ਜੋਤ ਸਮਾਏ ਤਾਂ ਸਦੀਵੀ ਗੁਰਿਆਈ 
ਸ਼ੀ ਗੁਰੂ ਗੂੰਬ ਸਾਹਿਬ ਜੀ ਨੂੰ ਦੇ ਗਏ, ਜਿਸ ਕਰ ਕੇ ਖਾਲਸਾ, ਜਿਵੇਂ ਪਹਿਲਾਂ ਗੁਰੂ ਜੀ ਦੀ ਆਗਿਆ 
ਨਾਲ ਹਰੋਕ ਕੰਮ ਅਰਦਾਸਾ ਸੋਧ ਕੇ ਕਰਦਾ ਸੀ, ਉਸੇ ਤਰ੍ਹਾਂ ਸ਼੍ਰੀ ਦਸਮੇਸ਼ ਜੀ ਤੋਂ' ਪਿੱਛੋਂ ਸ੍ਰੀ ਗੁਰੂ ਗ੍ਰੰਥ 
ਜੀ ਦਾ ਹੁਕਮ ਲੈ ਕੇ ਹਰੇਕ ਕਾਰਜ ਦਾ ਆਰੰਭ ਕਰਨ ਲੌਂਗਾ, ਪ੍ਰਮਾਣ ਵਜੋਂ ਕਸੂਰ ਦੀ ਚੜ੍ਹਾਈ ਬਾਰੇ 
ਇਕ ਹਵਾਲਾ ਦੇਖੋ : 
ਲੇਹੁ ਦਰਬਾਰੇ ਗ੍ਰੰਥ ਅਵਾਜ । ਦੇਉਗਾ ਬਚਨ ਹੋਣ ਕਾਜ ਅਕਾਜ । 28। 
-...ਤੂੰ ਗੁਰੂ ਗ੍ਰੰਥ ਸੱਚੀਂ ਹੈ' ਦੇਹ । ਸਿੱਖ ਸੰਗਤ ਕੋ ਸੱਚ ਵਾਕ ਦੇਹ । 
(ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼, ਛਾਪ ਤੀਜੀ, ਸਫਾ 387) 
ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 71 


23271 


72 


ਕਬਿੱਤ । 
ਗੁਰੂ ਗ੍ਰੰਥ ਮਹਾਰਾਜ"”, ਕਰੋ ਸੇਵਕਾਂ ਦੈ ਕਾਜ, 
ਰਖੋ ਖਾਲਸੇ ਦੀ ਲਾਜ, ਗੁਰੂ ਆਪ ਦਸਮੇਸ਼ ਜੀ । 
ਸੁਣਾ ਵਾਕ ਬੀ ਅਕਾਲੀ, ਭਖੀ ਖਾਲਸੇ ਕੂੰ ਲਾਲੀ, 
ਗੁਰੂ ਆਪ ਸਾਡਾ ਵਾਲੀ, ਉਨ੍ਹੇ ਕਟਣੇ ਕਲੇਸ਼ ਜੀ । 
ਕਰ ਅਰਦਾਸ ਫੌਜ, ਖਾਲਸੇ ਕੀ ਚਲੀ ਖਾਸ, 
ਗਈ ਚਾਮਸਰ ਪਾਸ, ਗੈਲ ਲਰਨ ਤੁਰਕੇਸ ਜੀ । 
ਸੇਵਾ ਹਰੀ ਬਲਿਹਾਰੀ, ਜਾਵਾਂ ਖਾਲਸੇ ਥੀਂ ਵਾਰੀ, 
ਜਿਵੇਂ ਰਾਮ ਅਵਤਾਰੀ ਆਯਾ, ਚੜ੍ਹ ਕੇ ਲੰਕੇਸ਼ ਜੀ ।125। 
ਦੋਹਰਾ । 
ਦੇਵਾ ਲੈ ਮੁਲਯਈਆ, ਔਰ ਫੌਜ ਤੁਰਕਾਨ । 
ਆਯਾ ਚੜ੍ਹ ਗੁਰ ਚੌਕ ਤੇ, ਪਰਨ ਲੱਗੋਂ ਘਮਸਾਨ ।126। 
ਮਨੀ ਸਿੰਘ ਥੀਂ ਆਦਿ ਲੈ, ਨਾਮੀ ਨਾਮੀ ਬੀਰ । 
ਲਗੇ ਲਰਨ ਤੁਰਕੇਸ਼ ਸੰਗ, ਲੈ ਸਿੱਖਨ ਕੀ ਭੀਰ ।127। 
ਰ੍‌ ਸਿਰਖੰਡੀ ਛੰਦ । 
ਵੱਜੇ ਢੋਲ ਨਗਾਰੇ ਧੱਗਾਂ ਘੂਰੀਆਂ । 
ਧੂਹ ਲਈਆਂ ਸਰਵਾਹੀਆਂ, ਮਾਸਾਂ ਖਾਣੀਆਂ । 
ਤੀਰੀਂ ਛਹਿਬਰ ਲਾਈ, ਤੱਕ ਤੱਕ ਜੋਧਿਆਂ । 
ਪਾਉ ਵਧਾਵਣ ਅੱਗੇ, ਧਾਵਣ ਸਾਮ੍ਹਣੇ । 
ਸ਼ੀਹਾਂ ਵਾਂਗੂ ਬੁੱਕਣ, ਭਰੇ ਥੀ ਰੋਹ ਮੇਂ । 
ਦੇਵੇ ਕੂੰ ਸਿੰਘ ਪੇਰਣ, ਘੇਰਾ ਘੱਤ ਕੇ । 
ਭਾਗ ਗਯਾ ਰਣ ਛੋਰ ਮੋਰ ਤੁਰਗ ਕੂ । 
ਮਨੀ ਸਿੰਘ ਲਲਕਾਰੇ ਫੜ ਲਓ ਜਾਇ ਨਾ । 
ਢਾਈ ਪਹਿਰ ਆ ਹੋਇਆ ਸੰਘਰ ਜੰਮ ਕੇ। 
ਤੀਨ ਕੇਸ ਕਾ ਪੀਛਾ ਕੀਆ ਖਾਲਸੇ । 
ਸੇਵਾ ਹਰੀ ਬਲਿਹਾਰ ਰਾਖੀ ਪੈਜ ਗੁਰ । 
ਤੇਰੀ ਸ਼ਰਨ ਤਕਾਈ ਬਾਜਾਂ ਵਾਲਿਆ ।128। 
ਦੋਹਰਾ 1 
ਢਾਈ ਜਾਮ" ਭੇੜਾ ਭਯੋ, ਮਰਨ ਮਾਰਨਾ ਮੌਡ । 
ਦੁਸ਼ਟ ਉਭੈ ਬਚ ਨਿਕਲ ਗਏ, ਜੂਹੜ ਦੇਵਾ ਘੰਡ ।1291 


ਪਹਿਰ ਅਢਾਈ ਭੋੜਾ ਹੋਇਆ, ਸੁਣਿਆ ਸਭ ਲੁਕਾਈ 1 


ਹੁਕਮ ਸੱਚੇ ਸਾਹਿਬ ਕਾ ਆਇਆ, ਫੌਜ ਨਾ ਜਾਣਾ ਪਾਈ । 
ਸੁੱਤੇ ਸਿੰਘ ਜਗਾਏ ਸਤਿਗੁਰ, ਹੋਇਆ ਆਪ ਸਹਾਈ । 
ਕਹੁ ਜੀ ਦਰਸ਼ਨ, ਸਿੰਘ ਚਉਣੇ ਹੋਏ, ਸਭਨਾ ਫਤੇ ਬੁਲਾਈ (ਕਵਿ ਦਰਸ਼ਨ, ਵਾਰ ਅੰਮ੍ਰਿਤਸਰ ਕੀ) 
ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 
23272 


| 
ਤੀਨ ਕੋਸ ਗੁਰੂ ਚੌਕ ਥੀ', ਹੋਇਆ ਇਹ ਘਮਸਾਨ । 
ਸਤ੍ਰਹ ਸੈ ਛਿਆਹਟ ਆਹਾ, ਮਧ ਵਿਸਾਖ" ਪਹਿਚਾਣ ।130। 
ਕੁੰਛਲੀਆ । 
ਦੇਵੇ ਪਾਪੀ ਦੁਸ਼ਟ ਕਾ, ਨੇਮ ਧਰਮ ਗਯੋਂ ਫੂਟ । 
ਕਾਈ ਮੂੰਹ ਨਹੀਂ ਲਾਂਵਦਾ, ਗਈ ਹੀਏ ਕੀ ਫੂਟ । 
ਗਈ ਹੀਏ ਕੀ ਫੂਟ, ਦੁਸ਼ਟ ਪਯਾ ਘਰ ਘਰ ਡੋਲੇ । 
ਮਾਰਿਆ ਗੁਰ ਰਾਮ ਦਾਸ ਕਾ, ਹੈ ਹਰ ਕੋਈ ਬੋਲੇ । 
ਕਹੇ ਸੇਵਾ ਸਿੰਘ 'ਭੱਟ,” ਕਾਲਾ ਮੂੰਹ ਸਾਰੇ ਹੋਇਆ । 
ਮਰਿਆ ਕੁਮੌਤੇ ਨੀਚ, ਬੀਜ ਸੀ ਜੈਸਾ ਬੋਇਆ 1131 । 
ਦੋਹਰਾ । 
ਹੋਏ ਸਿੰਘ ਸ਼ਹੀਦ ਥੀ, ਬੀਚ ਜੁੱਧ ਮਹਿ ਆਇ । 
ਨਿਕਟ ਰਾਮਸਰ ਤਾਲ ਕੈ, ਚੰਡੀ ਭੇਟ ਕਰਾਇ 1132। 
ਜੈ ਜੈ ਕਾਰ ਸਾਰੈ ਭਈ, ਸਿੰਘਨ ਕੀ ਤਵ ਆਨ । 
ਕਾਈ ਸਿਰ ਨਹੀਂ' ਚੁੱਕਦਾ, ਦੇਖੀ ਦੁਸ਼ਟ ਪਛਾਨ ।133। 
ਚੌਪਈ । 
ਕਛੁਕ ਕਾਲ ਬੀਤਯੋ ਇਮ ਆਈ । ਤੇਜ ਸਿੰਘਨ ਭਯੋ ਦੂਨ ਸਵਾਈ । 
ਲੀ ਸੀਰੰਦ ਖਾਲਸੇ ਮਾਰ ।ਮਰਯੋ ਬਜੀਰਾ ਹੋਇ ਖੁਆਰ । 
ਗੁਰ ਦੋਖੀ ਸਗ ਕੀ ਮ੍ਰਿਤ ਪਾਏ” ।ਕਲਗੀਧਰ ਇਮ ਕਹਿਆ ਅਲਾਏ । 
ਹੋਇਆ ਰਾਜ ਧਰਮ ਕਾ ਸਾਰੇ । ਚੁਨ ਚੁਨ ਕੇ ਦੋਖੀ ਸਬ ਸਾਰੇ । 
ਸੈਵਾ ਹਰੀ ਅੰਮ੍ਰਿਤਸਰ ਮਾਹਿ । ਪੁਰਬ ਹੋਲੇ ਕਾਂ ਲਗਯੋ ਆਇ ।134। 
ਦੋਹਰਾ । 
ਮਾਤਲ ਗੁਰ ਦਸਮੇਸ਼ ਕਾ, ਮਾਮਾ ਸਿੰਘ ਕ੍ਰਿਪਾਲ । 
ਆਯੋ ਗੈਲ ਅਜੀਤ ਸਿੰਘ, ਦਿੱਲੀ ਥੀਂ ਉਸ ਕਾਲ ।135। 
ਸੁਣ ਸੰਗਤ ਆਈ ਘਣੀ, ਦਰਸਨ ਕਰਨੇ ਹੇਤ । 
ਰਾਮ ਕੌਰ ਥੀਂ ਆਦਿ ਲੋ, ਦੂਰੋਂ ਨੇੜਿਯੋਂ ਜੇਤ ।1361 
ਸਿਰਖੰਡੀ ਛੰਦ । 
ਮਾਸੂ ਸਿੰਘ ਕ੍ਰਿਪਾਲ, ਗੁਰੂ ਦਸਮੇਸ਼ ਕਾ । 
ਕਰੇ ਬਾਰਤਾ ਗੈਲ, ਸਿੰਘਨ ਸਿਆਨਿਆਂ । 
"ਭੱਟ ਵਹੀ ਤਲਉਂਡਾ ਦੇ ਮੁਤਾਬਕ ਇਹ ਜੰਗ 15 ਵਿਸਾਖ ਸੰਮਤ 1766 ਬਿ: (12 ਅਪ੍ਰੈਲ 
1709 ਈ:) ਨੂੰ ਹੋਈ, ਜਿਵੇਂ ਕਿ ਲਿਖਿਆ ਹੈ: 
ਹਾਨੂ ਸਿੰਘ ਬੇਟਾ ਜਗੂ ਕਾ ਪੋਤਾ ਕੋਲਾ ਕਾ....ਆਠ ਮੇਂ ਸੇ ਕੁਰਾ, ਹਜਾਵਤ ਅਬ ਆਨਾ ਮਿਤੀ 15 
ਬਿਸਾਖ ਸੰਮਤ 1766 ਕੋ ਗੁਰੂ ਚੌਕ ਕੇ ਮਲਹਾਨ ਰਣ ਮੇਂ ਸਾਮੇਂ ਮਾਥੇ ਜੂਝ ਕਰ ਮਰਾ ।ਗੈਲੋਂ ਕਰਨ 
ਸਿੰਘ ਬੇਟਾ ਕੀਰਤ ਸਿੰਘ ਕਾ, ਪੋਤਾ ਕੇਵਲ ਕਾ, ਪੜੋਤਾ ਆਡੂ ਕਾ, ਚੰਦਰਬੰਸੀ ਅਤ੍ਰਿਸ ਗੌਤ੍ਹਾ ਤੂਰ, 
ਬੰਸ ਪੰਡੂ ਕਾ, ਬੰਜਲਉਤ ਮਰਾ ।.... 
ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 75 
23275 


ਛੇ 


76 


ਸਾਹਿਬ ਸਿੰਘ ਅਜੀਤ, ਲਵੇ ਬਹਾਲਿਆ । 
ਕਰਨ ਸਿੰਘ ਸਤਿਕਾਰ, ਦੋਹਾਂ ਧਿਰਾਂ ਦਾ । 
ਦੀਆ ਸਰਬ ਅਹਿਵਾਲ, ਜੋ ਥੀ ਲਖਿਆ । 
ਕਰੋਂ ਨ ਕਭੀ ਵਿਸਾਹ, ਸਿੰਘੋ ਤੁਰਕ ਦਾ । 
ਦਸ਼ਾ ਬਹੁਤ ਖਰਾਬ, ਹੁਣ ਹੈ ਦੇਸ ਕੀ । 
ਨਿਕਲ ਗਈ ਸੀਰੰਦ, ਹੱਥੋਂ ਖਾਲਸੇ । 
ਤੁਰਕ ਰਹਿਆ ਝਖ ਮਾਰ, ਪਾਛੇ ਸਿੰਘਾਂ ਦੇ ! 
ਅਸੀਂ ਦੁਰਾਡੇ ਬੈਠੇ, ਦਿੱਲੀ ਸ਼ਹਿਰ ਮੇਂ । 
ਸੇਵਾ ਹਰੀ ਅਰਦਾਸ, ਦੋਵੇਂ ਵਕਤ ਇਹ: 
ਰਾਮ ਦਾਸ ਗੁਰ ਆਪ, ਅੰਗ ਸੰਗ ਤੁਸਾਂ ਕੀ । 137। 
ਦੋਹਰਾ । 
ਲੈ ਆਗਿਆ ਗੁਰ ਦਰਬਾਰ ਥੀਂ, ਦੋਵੇਂ ਸਿੰਘ ਸੁਜਾਨ । 
ਦਈ ਬਿਦਾਇਗੀ ਇਨ੍ਹਾਂ ਕੂੰ, ਮਨੀ ਸਿੰਘ ਬੁਧਿਮਾਨ । 138। 
ਕਥਾ ਨਿਤਾਪ੍ਰਤਿ ਹੋਤ ਹੈ, ਬੁੰਗੇ ਸ੍ਰੀ ਅਕਾਲ । 
ਕਛੁਕ ਕਾਲ ਇਮ ਬੀਤਯੋ, ਸੁਣੋ ਅਗਲਾ ਹਾਲ ।139। 
ਚੌਪਈ । 
ਬੀਤੇ ਬਹੁਤ ਬਰਖ ਇਮ ਆਈ । ਸਿੰਘ ਦੇਸ ਮਹਿ ਰਹਿਯੋ ਨਹਿ ਕਾਈ । 
ਮੁਨਸੀ ਔਰ ਮੁਸੇਂਦੀ ਸਬ । ਛੋਰ ਸੁਧਾ ਸਰ ਗਏ ਸੀ ਤਬ । 
ਗਯੋ ਖਾਲਸਾ ਖਿੰਡ ਪੁੰਡ ਸਾਰਾ । ਜੋ ਅੜਿਆ ਸੋ ਗਯਾ ਸੀ ਮਾਰਾ । 
ਸੇਵਾ ਹਰੀ ਮੈਂ ਅਉਗਨਹਾਰਾ । ਢਹਿ ਪਇਆ ਪ੍ਰਭ ! ਤਉ ਦਰਬਾਰਾ ।140। 
ਦੋਹਰਾ । 
ਨਾਮੀ ਗ੍ਰਾਮੀ ਸਿੱਖ ਸਭ, ਦਿੱਲੀ ਵਿਖੇ ਲਿਜਾਇ । 
ਦੁਸ਼ਟ ਚੁਗੱਤੇ ਇਨ੍ਹਾਂ ਕੂੰ, ਦੀਯਾ ਕਤਲ ਕਰਾਇ ।1411 
ਬੰਦੇ ਪਾਛੇ ਖਸ਼ਟ ਸਾਲ, ਪੰਥ ਭਯੋ ਦੂੰਹ ਥਾਇ । 
ਬਲ ਘਟਿਯੋ ਇਮ ਖਾਲਸੇ, ਪੰਗਤ ਦੋਇ ਬਨਾਇ ।142। 
ਸਿਰਖੰਡੀ ਛੰਦ । 
ਅਮਰ ਸਿੰਘ” ਮਹੰਤ, ਖੇਮ ਜੋ ਕਰਨੀਆ । 
ਲਯਾ ਚਲਾਇ ਏਸ, ਆਪਨਾ ਪੰਥ ਸੀ । 
ਸਿੱਖਨ ਥੀਂ ਪੁਜਵਾਇ, ਪੈਰ ਆਪਨੈ । 


ਇਹ ਅਮਰ ਸਿੰਘ, ਨਿਬਰ ਗੋਤ ਦਾ ਕੰਬੋਂ _ਜ਼ਿੰਮੀਂਦਾਰ ਤੇ ਪਿੰਡ ਖੋਮਕਰਨ ਇਲਾਕਾ ਕਸੂਰ ਦਾ 


ਵਸਨੀਕ ਸੀ । ਖਾਲਸਾ ਪੰਥ ਵਿਚ ਇਸ ਦਾ ਬਹੁਤ ਸਤਿਕਾਰ ਇਸ ਕਰਕੇ ਸੀ ਕਿ ਇਹ ਬਾਬਾ ਬੰਦਾ 
ਸਿੰਘ ਦੇ ਸ਼ਹੀਦ ਹੋਣ ਤੇ ਉਸ ਦੀ ਲਾਸ਼ ਦੇ ਟੁਕੜੇ ਉਸ ਦੀ ਸੁਪਤਨੀ ਸਾਹਿਬ ਕੌਰ ਕੋਲ, ਨਗਰ 'ਢੋਟੇ 
ਦੇ ਟਾਂਡੇ” ਪਰਗਨਾ ਰਿਆਸੀ (ਜੰਮੂ) ਵਿਚ ਲੈ ਗਿਆ ਸੀ । 
ਸ਼ਹੀਦ ਸ਼ਿਲਾਸ (ਭਾਈ ਮਨੀ ਸਿੰਘ) 
23276 


ਬੈਠਾ ਗੱਦੀ ਲਾਇ, ਸੰਗਤ ਬੀਚ ਮੈਂ" । 
ਨੀਲਾ ਬੰਦ ਕਰਾਇਆ, ਅੰਬਰ ਪਹਿਨਣਾ । 
ਸੂਹਾ ਅੰਗ ਲਗਾਇਆ, ਏਹਦੇ ਸੇਵਕਾਂ"" । 
ਮਾਸ ਮੌਛੀ ਨਹਿ ਖਾਣ, ਬਣ ਗਏ ਵੈਸ਼ਨੋ""" 1 
ਪਯਾ ਵਿਖਾਂਧ ਸੀ ਆਣ, ਮਧ ਇਮ ਖਾਲਸੇ । 
ਮਾਤ ਸੁੰਦਰੀ ਲਿਖਾ, ਸੋਚ ਵਿਚਾਰ ਇਹ 1 
ਦੋਹਾਂ ਦਲਾਂ ਦਾ ਮੇਲ, ਕਰਨ ਕਰਾਨ ਲਈ । 
ਸੇਵਾ ਹਰੀ ਸੀ ਪਾਤੀ, ਬਾਚੀ ਖੋਲ ਕੇ । 
ਮਨੀ ਸਿੰਘ ਮੁਕਾਏ ਝਗੜਾ, ਦੋਹਾਂ ਕਾ ।143। 

ਦੋਹਰਾ । 
ਅਮਰ ਸਿੰਘੀਏ ਆਖਦੇ, “ਦਸਮ ਗੁਰੂ ਜੀ ਆਪ । 
ਬੰਦਾ ਸਾਹਿਬ ਕੋ ਗਿਆਰਮਾਂ, ਗੁਰੂ ਗਏ ਸੀ ਬਾਪ 1144। 
ਅਕਾਲ ਪੁਰਖੀਆਂ ਇਉ' ਕਹਿਆ, ਸ਼੍ਰੀ ਸਤਿਗੁਰ ਫਰਮਾਨ । 
“ਗ੍ਰੰਥ ਪੰਥ ਗੁਰ ਮਾਨੀਯੇ, ਤਾਰੈ ਸਕਲ ਕੁਲਾਨ”।1451 

ਚੌਪਈ । 
ਮਨੀ ਸਿੰਘ ਜਬ ਦੇਖਯੋ ਆਈ । ਝਗੜਾ ਬਹੁਤ ਵਧਤ ਹੈ ਜਾਈ । 
ਤਬ ਤਿਨ ਦੋਨੋਂ ਕੋ ਸਮਝਾਇ । ਪਤੀਆ ਲਿਖ ਦੀ ਤਾਲ ਸੁਟਾਇ । 
ਜਿਸ ਕੀ ਤਰੈ ਉਹ ਜਾਨੋਂ ਸਾਚਾ । ਡੂਬੇ ਜਹਿ ਕੀ ਉਹ ਜਾਨੋ ਕਾਚਾ । 
ਡੂਬ ਗਈ ਬੰਦਈਅਨ ਕੇਰੀ । ਤਰੀ ਨਿਹੰਗਨ ਕੀ ਸਬ ਹੇਰੀ । 
ਸੇਵਾ ਹਰੀ ਕਰੈ ਅਰਦਾਸ :'ਹੇ ਸਤਿਗੁਰ ਮੈ ਤੇਰਾ ਦਾਸ” ।146। 


"੯ ਭਾਈ ਅਮਰ ਸਿੰਘ ਸ੍ਰੀ ਦਰਸਾਰ ਸਾਹਿਬ ਆਪਣੇ ਆਪ ਗੱਦੀ ਲਗਾ ਕੇ ਨਹੀਂ ਸੀ ਬੈਠਾ, ਸਗੋਂ ਉਸ 
ਨੂੰ ਸਿੰਘਾਂ ਦੀ ਇੱਕ ਪਾਰਟੀ ਨੇ ਮਹੰਤ ਥਾਪ ਦਿੱਤਾ ਸੀ । ਇਹ ਝਗੜਾ ਅਸਲ ਵਿਚ ਕੁਝ ਬੇਇਤਫਾਕੀ 
ਦੇ ਕਾਰਣ, ਇਸੇ ਮਹੰਤੀ ਤੋਂ ਹੀ ਚੱਲਿਆ ਸੀ । ਇਹ ਘਟਨਾ ਸੰਮਤ 1780 ਬਿ: ਦੀਪਮਾਲਾ ਦੀ ਹੈ। 

(ਦੇਖੋ, ਗਿਆਨ ਸਿੰਘ ਗਿਆਨੀ, ਪੰਥ ਪ੍ਰਕਾਸ਼, ਛਾਪ ਦੂਜੀ ਅੰਮ੍ਰਿਤਸਾਰੀ, ਸਫ਼ਾ 359) 

-”” ਸੂਹੇ ਰੰਗ ਦੀ ਪਗੜੀ ਬੰਨ੍ਹਣ ਦਾ ਰਿਵਾਜ ਬੰਦਈਆਂ ਵਿਚ ਇਸ ਕਰਕੇ ਚਲਿਆ ਕਿ ਬਾਬਾ ਬੰਦਾ ਸਿੰਘ 
ਬਹਾਦਰ ਦੀ ਸ਼ਹੀਦੀ ਸਮੇ' ਉਸ ਦੇ ਸਿਰ ਤੇ ਮੌਤ ਦੀ ਨਿਸ਼ਾਨੀ ਸੂਹੀ ਦਸਤਾਰ ਬੰਨ੍ਹੀ ਗਈ ਸੀ । ਭਾਈ 
ਅਸਰ ਸਿੰਘ ਖੇਮਕਰਨੀਆ ਇਹ ਦਸਤਾਰ ਬਾਬਾ ਜੀ ਦੀ ਲਾਸ਼ ਦੇ ਟੁਕੜਿਆਂ ਨਾਲ ਮਾਤਾ ਸਾਹਿਬ 
ਕੋਰਾਂ ਪਾਸ ਲਿਆਇਆ ਸੀ । ਮਾਤਾ ਜੀ ਨੋ ਇਹ ਦਸਤਾਰ ਸਿਰੋਪਾਉ ਵਜੋਂ' ਉਸ ਨੂੰ ਹੀ ਦੇ ਦਿੱਤੀ, 
ਜੋ ਪਿੱਛੋਂ ਪੰਥ ਅੰਦਰ ਇਸ ਝਗੜੇ ਦਾ ਕਾਰਣ ਬਣੀ । 

`__ (ਦੇਖੋ, ਤਵਾਰੀਖੇ ਸੋਹਦ੍ਹਾ, ਕ੍ਰਿਤ ਲਾਲਾ ਗੰਡਾ ਮੌਲ, ਵਦਾਵਣ) 

"ਦੇ ਇੰਜ ਪ੍ਰਤੀਤ ਹੁੰਦਾ ਹੈ ਕਿ ਬਾਬਾ ਬੰਦਾ ਲ੍ਰਿਪ ਮਾਸ-ਮੌਛੀ ਨਹੀਂ ਸੀ ਖਾਂਦਾ । ਜੋ ਹੁਕਮਨਾਮਾ ਉਸ ਨੋ 
12 ਪੋਹ ਸੰਮਤ 1766 ਬਿ: ਨੂੰ ਜੋਨਪੁਰ ਦੀ ਸੰਗਤ ਦੇ ਨਾਮ ਜਾਰੀ ਕੀਤਾ, ਉਸ ਵਿਚ ਸਾਰੀਆਂ 
ਨਸ਼ੀਲੀਆਂ ਚੀਜ਼ਾਂ ਦੇ ਨਾਲ ਹੀ ਮਾਸ-ਮੌਛੀ ਦੀ ਵੀ ਮੁਮਾਨਤ ਸੀ । 

ਸਰਬਤ ਖਾਲਸਾ ਜੌਨਪੁਰ ਕਾ ਗੁਰੂ ਰੱਖੇਗਾ । ....ਖਾਲਸੇਂ ਦੀ ਰਹਿਤ ਰਹਿਣਾ, ਕੰਗ, ਤਮਾਕੂ, 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 1 ਹੋ 


੧ 


= 


78 


ਦੋਹਰਾ । 
ਮਨੀ ਸਿੰਘ ਜਬ ਦੇਖਯੋਂ, ਝਗੜਾ ਮੁਕਦਾ ਨਾਹਿ । 
ਗੈਲ ਲਾਹੌਰਾ ਸਿੰਘ ਲੈ, ਕੀਤੀ ਇਹ ਸਲਾਹਿ । 1471 
ਦੰਹ ਤਰਫਾਂ ਦੇ ਮੌਲ ਲੈ, ਦੇਈਏ ਤਿਨ੍ਹਾਂ ਘੁਲਾਇ । 
ਜੇਰੜਾ ਢਹਿ ਜੈ ਮੰਨ ਲਏ ਹਾਰ" ਆਪਣੀ ਆਇ 1148 
ਚੌਪਈ । 
ਇਹੋ ਫੈਸਲਾ ਮੰਨਿਆ ਸਾਰੇ । ਨਿਕਲੇ ਮੌਲ ਆ ਬੀਚ ਅਖਾਰੇ । 
ਸੰਗਤ ਸਿੰਘ ਬੰਦਈ ਜਾਨ । ਮੇਹਰੀ ਸਿੰਘ ਨਿਹੰਗ ਪਛਾਨ । 
ਝੰਡੇ ਬੁੰਗੇ ਦੇ ਆ ਪਾਸ । ਲੱਗਾ ਘੋਲ ਹੋਣ ਸੀ ਖਾਸ । 


ਗਏ ਅਕਾਲ ਪੁਰਖ਼ੀਏ ਜੀਤ । ਸੇਵਾ ਹਰੀ ਵਧੀ ਪਰਤੀਤ ।149। 


ਦੋਹਰਾ । 
ਝਟ ਕਰ ਝਟਕਾ ਸੂਰ ਕਾ””, ਮਨੀ ਸਿੰਘ ਮੰਗਵਾਇ । 
ਸੰਗਤ ਸਿੰਘ ਥੀਂ ਆਦਿ ਲੈ, ਬੰਦਈਅਨ ਦੀਯੋ ਛਕਾਇ ।150। 
ਲਾਇ ਤਨਖਾਹ ਬਖਸ਼ੇ ਸਭੀ, ਨੀਲੰਬਰ ਪਹਿਨਾਇ । 
ਭਰਮ ਭੇਦ ਸਬ ਮਿਟ ਗਯੋ, ਭਈ ਏਕਤਾ ਆਇ । 151 । 
ਸਿਰਖੰਡੀ ਛੰਦ । 
ਮਨੀ ਸਿੰਘ ਨਿਰਭਉ, ਤੇ ਨਿਰਵੈਰ ਸੀ । 
ਪੰਥ ਬੀਚ ਸਤਿਕਾਰ, ਤਾਂਹੀਯੋਂ ਏਸ ਕਾ । 
ਮਾਤ ਸੁੰਦਰੀ ਤਾਂਹੀਯੋਂ, ਲਿਖਿਆ ਏਸ ਕੂੰ । 
ਜਥੇਦਾਰ ਬਨਾਯਾ, ਮਿਲ ਕੇ ਖਾਲਸੇ । 
ਲਿਖ ਕਰ ਪਾਤੀ ਭੇਜੀ, ਦਿੱਲੀ ਮਾਤ ਕੂੰ । 
ਸਤਿਗੁਰ ਕੇ ਪ੍ਰਸਾਦਿ, ਹੋਂ ਗਈ ਏਕਤਾ । 
ਤੁਰਕ ਰਹਿਆ ਝਖ ਮਾਰ, ਬੀਚ ਪੰਜਾਬ ਦੇ । 
ਤਾਰਾ ਸਿੰਘ ਜਹੇ ਬੀਰ, ਸ਼ਹੀਦੀ ਪਾ ਗਏ । 
ਸੇਵਾ ਹਰੀ ਅਰਦਾਸ, ਦੋਵੇਂ ਵਕਤ ਇਹ । 
ਕਰੋਂ ਰਫ਼ਿਆ ਰਿਆਇਤ, ਜਹਿ ਤਹਿ ਖਾਲਸਾ ।152। 


“ਹਾਰ” ਤੋਂ ਭਾਵ ਏਥੇ ਚੜ੍ਹਤਲ ਦਾ ਹਿੱਸਾ ਛੱਡਣ ਤੋਂ ਹੈ, ਕਿਉ ਕਿ ਇਹ ਝਗੜਾ ਜ਼ਿਆਦਾ ਤਰ 
ਚੜ੍ਹਤਲ ਤੋਂ ਹੀ ਵਧਿਆ ਸੀ । ਬੰਦਈਆਂ ਨੇ ਇਸੇ ਕਰਕੇ ਆਪਣੇ ਵਲੋਂ ਹੀ ਭਾਈ ਅਮਰ ਸਿੰਘ 


ਖ਼ੋਮਕਰਨੀਏ ਨੂੰ ਮਹੰਤ ਥਾਪਿਆ ਸੀ । 

ਝੱਟ ਕਰ ਝਟਕਾ ਲਯੋ ਮੌਗਾਇ । ਸੂਰ ਡਲੋਂ ਮੁੱਖ ਛਡਯੋ ਪਾਇ । 6 । 
ਇਮ ਕੀਯੋ ਭੁਜੰਗੀ ਉਸ ਕੋ ਪੂਤ । ਬਚਯੋ ਲਾਹੌਰਾ ਸਿੰਘ ਕਰ ਸੂਤ । 
ਹਾਥ ਜੋੜ ਉਸ ਪਿਤਾ ਖਲੋਯਾ । ਮਹਾਂ ਪ੍ਰਸ਼ਾਦਿ ਉਨ ਨਿਜ ਬਖਸ਼ੋਯਾ । 7 । 


(ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼, ਛਾਪ ਤੀਜੀ ਸਫ਼ਾ, 169) 
ਸ਼ਹੀਦ ਬਿਲਾਸ (ਬਾਈ ਸਨੀ ਜਿ, 78 


ਦੋਹਰਾ । 
ਕਛੁਕ ਕਾਲ ਇਮ ਬੀਤਯੋ, ਬਾਦ ਏਕਤਾ ਆਇ । 
ਦਿੱਲੀ ਮਹਿ ਇੱਕ ਕਲ ਉਠੀ, ਸੁਣੋ ਗਾਥ ਅਬ ਤਾਹਿ ।153। 
ਬੇ-ਨਵਾ ਇਕ ਫ਼ਕੀਰ ਸੀ, ਮਰਯੋ ਆਪਣੀ ਆਇ । 
ਤਿਸ ਮੈਂ ਸਾਹਿਬ ਅਜੀਤ ਕੋ, ਤੁਰਕ ਪਕੜਨਾ ਚਾਇ ।154। 
ਚੌਪਈ । 
ਅੰਮ੍ਰਿਤਸਰ ਮੈਂ ਇਹ ਸੁਨ ਪਾਈ । ਸਿੰਘ ਅਜੀਤ ਸ਼ਹੀਦੀ ਪਾਈ"। 
ਸਾਹਿਬ ਸਿੰਘ” ਗੁਰ ਰਿਸ਼ਤੇਦਾਰ । ਗੈਲ ਅਜੀਤ ਸਿੰਘ ਜਿਸ ਕਾ ਪਿਆਰ । 
ਸਾਠ ਬਲੀ ਸਿੰਘਨ ਕੇ ਸਾਥ । ਹੌਯੋਂ ਸ਼ਹੀਦ ਰਖ ਸਾਂਵੇ ਮਾਥ । 
ਸਬ ਸਿੰਘਨ ਲੜ ਦੀਏ ਪ੍ਰਾਨ । ਮਨੀ ਸਿੰਘ ਸੁਣਯੋ ਇਮ ਕਾਨ । 
ਮਾਤਾ ਗੈਲ ਹਨੀ ਸਿੰਘ""" ਲੈ ਕੇ । ਗਈ ਨਿਕਲ ਇਹ ਮੁਖ ਥੀਂ ਕਹਿ ਕੇ । 
ਨਾਸ ਤੁਰਕ ਚਾਜ ਕਾ ਹੋਵੇ । ਸ਼ਕਤਿ ਅਕਾਲ ਇਨੈ ਕੀ ਖੋਵੈ । 
ਸੇਵਾ ਹਰੀ ਥੀ ਮਾਤ ਅਲਾਇਆ । ਇਨ ਕਾ ਨਾਸ ਹੋਣ ਤੇ ਆਇਆ 1155। 
ਦੋਹਰਾ । 
ਚਾਰੋਂ ਦਿਸ ਇਮ ਪੰਥ ਤੇ, ਗਈ ਸੀ ਬਿਪਤਾ ਫ਼ਾਇ । 
ਸਿੰਘ ਪਹਾੜੀਂ ਚੜ੍ਹ ਗਏ, ਓਟ ਅਕਾਲ ਤਕਾਇ ।156। 
ਦੋ ਵੇਲੇ ਅਰਦਾਸ ਇਹ, ਹੋਵੇ ਤਖਤ ਅਕਾਲ । 
ਭਲਾ ਹੋਵੇ ਸਰਬਤ ਦਾ, ਰਿਆਇਤ ਪੰਥ ਦੇ ਨਾਲ ।157। 
ਸੋਰਠਾ । 
ਇਮ ਮਨੀ ਸਿੰਘ ਬੀਰ, ਸ਼੍ਰੀ ਹਰਿ ਮੰਦਰ ਸਾਹਿਬ ਮੈਂ । 
ਦੇ ਸਿੰਘਨ ਕੂੰ ਧੀਰ, ਬਿਤੈ ਕਛੂ ਬਰਖ ਜਬ ।158। 


₹ਇਹ ਅਜੀਤ ਸਿੰਘ ਮਾਤਾ ਸੁੰਦਰੀ ਦਾ ਪਾਲਿਤ ਪੁਤ੍ਰ ਸੀ । ਇਸ ਦੀ ਸ਼ਹੀਦੀ, ਬੁਰਹਾਨ ਪੁਰ ਦੀ ਇਕ 
ਕਲਮੀ ਬੀੜ ਦੇ ਮੁਤਾਬਕ ਮਾਘ ਵਦੀ ੫, ਸੰਮਤ 1780 ਬਿ: ਨੂੰ ਦਿੱਲੀ ਵਿਚ ਹੋਈ। ਸ਼ੰਸਾਵਲੀ ਨਾਮੇ 
ਦੇ ਲੇਖਕ ਕੇਸਰ ਸਿੰਘ ਛਿੱਬਰ ਨੇ ਵੀਂ ਇਸੇ ਰਾਇ ਦੀ ਪੁਸ਼ਟੀ ਕੀਤੀ ਹੈ । 

₹% ਇਹ ਸਾਹਿਬ ਸਿੰਘ, ਮਾਤਾ ਸਾਹਿਬ ਕੌਰ ਦਾ ਭਰਾ ਸੀ । ਬਚਿਤ੍ਰ ਨਾਟਕ (ਅਧਿਆਇ 10), ਸਿੰਘ 
ਸਾਗਰ ਅਧਿਆਇ 7 (ਵੀਰ ਸਿੰਘ, ਬੋਲ) ਤੇ ਬੰਸਾਵਲੀ ਨਾਮਾ (ਕੇਸਰ ਸਿੰਘ, ਛਿੱਬਰ) ਦੇ ਕਥਨ 
ਅਨੁਸਾਰ ਇਹ ਜੰਗ ਭੰਗਾਣੀ ਵਿਚ ਲੜਿਆ ਤੇ ਸ਼੍ਰੀ ਆਨੰਦ ਪੁਰ ਦਾ ਕਿਲ੍ਹਾ ਛੱਡਣ ਸਮੇਂ ਮਾਤਾ ਸੁੰਦਰੀ 
ਤੇ ਮਾਤਾ ਸਾਹਿਬ ਕੌਰ ਜੀ ਦੀ ਸੇਵਾ ਵਿਚ ਹਾਜ਼ਰ ਰਹਿਆ । 

"੯ ਇਹ ਹਠੀ ਸਿੰਘ, ਸ਼੍ਹੀ ਦਸਮੇਸ਼ ਜੀ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਦਾ ਪੁਤ ਸੀ ।ਜਦ ਗੁਰੂ ਜੀ 
ਬੁਰਹਾਨਪੁਰ ਗਏ, ਤਾਂ ਇਸ ਦੀ ਮਾਤਾ ਇਸ ਨੂੰ ਲੈ ਕੇ ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਹੋਈ ਸੀ । 
ਵੇਖੋ, ਗੁਰਬਿਲਾਸ ਪਾ: 10, (ਕੋਇਰ ਸਿੰਘ) ਅਧਿਅਇ 20 ਫੌਂਗਣ ਸੁਦੀ 10, ਸੰਮਤ 1839 ਬਿ: 
ਨੂੰ ਬੁਰਹਾਨਪੁਰ ਸੀ.ਪੀ.ਵਿਚ਼ ਹੀ ਇਸ ਦਾ ਦੇਹਾਂਤ ਹੋਇਆ । (ਦੇਖੋਂ, ਬੁਰਹਾਨਪੁਰ ਦੀ ਇਕ ਹੱਥ- 
ਲਿਖੀ ਬੀੜ ਗੁਰਦਵਾਰਾ ਪਾ: 10) 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


79 
32279 


ਦਰੋਹਾ । 
ਆਯੂ ਨੱਬੇ ਬਰਖ ਕੀ, ਮਨੀ ਸਿੰਘ ਕੀ ਆਹਿ । 
ਮਿਲ ਕਰ ਸਿੰਘਨ ਸਿਆਣਿਆਂ, ਕੀਤੀ ਇਹ ਸਲਾਹਿ । 159। 
ਕਾਲ ਸਬਹਨ ਕੇ ਸੀਸ ਧੈ, ਬਚਯੋ ਨ ਇਸ ਥੀਂ ਕਾਇ । 
ਜੋ ਉਪਜਯੋ ਇਸ ਧਰਨਿ ਪੈ, ਲੀਨੋ ਕਾਲ ਚਬਾਇ । 160। 
ਚੌਪਈ । 
ਕਰ ਮਸਲਤ ਚਲ ਲਵਪੁਰ ਆਏ । ਸਿੰਘ ਸੁਬੇਗ" ਲੀਯਾ ਗੈਲ ਰਲਾਏ । 
ਸੂਰਤ ਸਿੰਘ ਥੀਂ ਆਦਿਕ ਔਰ । ਨਾਮੀ ਸਿੱਖ ਜੋ ਰਹਿਤ ਲਾਹੌਰ । 
ਰਾਹੀ ਇਨ ਕੇ ਸੂਬੇ ਤਾਈ । ਮਨੀ ਸਿੰਘ ਇਮ ਬਾਤ ਅਲਾਈ । 
ਮੇਲਾ ਦੀਪਮਾਲਾ ਕਾ ਆਯੋ । ਚਾਹਤ ਖਾਲਸਾ ਉਸੇ ਲਗਾਯੋ । 
ਕੋਲੋਂ ਸੂਰਤ ਸਿੰਘ ਜੀ ਕਹੀ । ਜੁਮੇਵਾਰੀ ਹਮ ਪਰ ਰਹੀ । 
ਝਗੜਾ ਕੋਈ ਹੋਵੇ ਨਾਹੀ । ਮੇਲਾ ਕਰ ਵਾਪਸ ਮੁੜ ਜਾਹੀ 
ਸੇਵਾ ਹਰੀ ਜੇਜੀਆ”" ਲੈਨਾ । ਸੂਬੇ ਦਾ ਸੀ ਆਖਰ ਕਹਿਨਾ ।161। 
ਦੋਹਰਾ । 
ਦੇਣਾ ਮੇਲੇ ਬਾਦ੍ਹ ਕਰ, ਅੰਮ੍ਰਿਤਸਰ ਮੁੜ ਆਇ । 
ਲਿਖ ਪਤਿਯਾਂ ਮਨੀ ਸਿੰਘ, ਦੀ ਸਿੰਘਨ ਪਹੁੰਚਾਇ । 162। 
ਅੰਮ੍ਰਿਤਸਰ ਦੀਦਾਰ ਹਿਤ, ਹੋਇਆ ਖਾਲਸਾ ਤਯਾਰ । 
ਓਧਰ ਦੋਖੀ ਦੇਸ਼ ਦੇ, ਕਰਨ ਦੁਸ਼ਟ ਇਹ ਕਾਰ ।163। 
ਚੌਪਈ । 
ਦੇਸ ਧਰੋਹੀ ਮਿਲ ਕਰ ਸਾਰੇ । ਕਰਨ ਮੁਖਬਰੀ ਸਿੰਘਨ ਬਾਰੇ । 
ਹਰਿ ਨਿਰੰਜਨ ਕਰਮਾ ਛੀਨਾ । ਗਾਬਾ ਗਿੱਲ ਐ ਦੁਸ਼ਟ ਨਗੀਨਾ । 
ਰਾਮੂ ਨੌਖੂ ਸਾਹਿਬ ਰਾਇ । ਇਤ ਆਦਿਕ ਦੋਖੀ ਸਬ ਆਇ । 
ਸੂਬੇ ਤਾਈ ਬਹਿ ਸਮਝਾਇਆ । ਪੁਰਬ ਸਿੰਘਨ ਕਾ ਜੋ ਇਹ ਆਇਆ । 
ਪਕੜੋ ਮਾਰੋ ਇਨ ਕੋ ਤਾਈ । ਮੁਕ ਰੇੜਕਾ ਨਿਤ ਦਾ ਜਾਈ । 
ਸੇਵਾ ਹਰੀ ਜਿਸ ਰਾਖੇ ਆਪ ।'ਗੁਰ ਮੇਰੈ ਕਾ ਬਡ ਪ੍ਰਤਾਪ ।” 164। 
ਦੋਰਰਾ । 
ਲਵਪੁਰੀ ਦਿਆਂ ਸਿੱਖਾਂ ਨੇ, ਲਿਖ ਭੇਜੀ ਅਰਦਾਸ । 
ਲੈ ਹਲਕਾਰਾ ਆਇਆ, ਚੌਂਕ ਮਨੀ ਸਿੰਘ ਪਾਸ । 1651 


ਭਾਈ ਸੁਬੇਗ ਸਿੰਘ ਪਿੰਡ ਜੰਬਰਾਂ ਦਾ ਵਸਨੀਕ ਸੰਧੂ ਗੋਤ ਦਾ ਜਿੰਮੀਂਦਾਰ ਜੀ । 


ਦੁਆਲੀ ਕੋ ਥੋ ਮੇਲਾ ਆਇਆ । ਤੁਰਕਨ ਨੇ ਥੋਂ ਟਕਾ ਚੁਕਾਇਆ । 
ਦਸ ਹਜ਼ਾਰ ਰੁਪਿਆ ਠਹਿ੨',ਏਆ । ਟਕਨ ਖਾਤਰ ਦਰੋਗਾ ਬਹਾਇਆ । 
ਨਵਾਬ ਕਹਿਆ ਤੁਮ ਮੌਤ ਡਰੋ । ਦਸ ਦਿਨ ਮੋਲਾ ਅਬ ਤੁਮ ਝਰੋਂ...! 21। 
(ਰਤੰਨ ਸਿੰਘ ਭੰਗੂ, ਪ੍ਰਾਚੀਨ ਪੰਥ ਪੂਕਾਸ਼, ਫ਼ਾਪ ਤੀਸਰੀ, ਸਫ਼ਾ 224) 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


42€ 80 


ਪਾਤੀ ਪੜ੍ਹ ਕੇ ਮਨੀ ਸਿੰਘ, ਮਨ ਸੈਂ ਕੀਆ ਬੀਚਾਰ । ਸ 
ਰਾਖਾ ਜਿਸ ਦਾ ਆਪ ਹੋਇ, ਕੌਨ ਉਸ ਮਾਰਨ ਹਾਰ 1 166 
ਚੌਪਈ । 
ਨੀਤੀ ਸਮਝ ਤੁਰਕ ਕੀ ਲਈ । ਲਿਖ ਪਾਤੀਆਂ ਸਿੱਖਨ ਦਈ । 
ਕਲਗੀਧਰ ਇਮ ਮੁਖ ਥੀਂ ਕਹਯੋ । ਹਮ ਕੋ ਬੀਚ ਖਾਲਸੇ ਲਹਯੋ । 
ਤਾਹੀਯੋ ਕਹਯੋ ਰੂਪ ਹੈ ਖਾਸ । ਖਾਲਸੇ ਮੈਂ ਹਉਂ ਕਰੋਂ ਨਿਵਾਸ । 
ਇਸ ਲਈ ਹਮ ਨੈ ਦਰਸ਼ਨ ਹੇਤ । ਰਚਿਯੋ ਪੁਰਸ਼ ਦੀਵਾਲੀ ਕੇਤ । 
ਨਹੀਂ ਅਕਾਲ ਕੋ ਇਹ ਹੈ ਭਾਵੈ । ਦਰਸ਼ਨ ਦੇਨ ਖਾਲਸਾ ਆਵੈ । 
ਕਛੁਕ ਸਮਾਂ ਅਬ ਹੋਰ ਲਗੈਗਾ । ਪਾਪ ਨਾਸ਼ ਹੋ ਧਰਮ ਜਗੈਗਾ । 
ਹੈ ਕਰਤਾਰ ਕੋ ਇਮ ਹੀ ਭਾਨਾ । ਰਾਜ ਖਾਲਸਾ ਕਰੈ ਮਹਾਨਾ । 
ਸੇਵਾ ਹਰੀ ਮਨੀ ਸਿੰਘ ਬੀਰ । ਇਮ ਸਿੰਘਨ ਕੋ ਦੀ ਹੈ ਧੀਰ । 167। 
ਦੋਹਰਾ । 
ਸਮਾਂ ਸਮਾਂ ਸਮਰਥ ਹੈ, ਸਮਾਂ ਸਭੀ ਤੇ ਆਇ । 
ਪੀਰ ਧੈਕੰਬਰ ਅਉਲੀਏ, ਬਚਯੋ ਨ ਇਸ ਥੀਂ ਕਾਇ ।1681 
ਮਨੀ ਸਿੰਘ ਸਮ ਜਗਤ ਮੇਂ, ਦੂਸਰ ਹੋਆ ਨ ਕੋਇ । 
ਖਾਤਰ ਪਰਉਪਕਾਰ ਜਹਿ, ਪ੍ਰਾਨ ਦੀਏ ਹੈ ਖੋਇ । 169। 
ਚੌਪਈ 
ਪੁਰਬ ਦੀਵਾਲੀ" ਕਾ ਜਬ ਆਯੋ । ਮਨੀ ਸਿੰਘ ਦੀਵਾਨ ਸਜਾਯੋ । 
ਨੌੜ ਤੇੜ ਥੀ ਸੰਗਤ ਆਵੈ । ਦਰਸ਼ਨ ਕਰ ਵਾਪਸ ਹੋ ਜਾਵੈ । 
ਜੰਗੀ ਸਿੰਘ ਨਹਿ ਆਯੋ ਕਾਈ । ਮਨੀ ਸਿੰਘ ਦੀਏ ਬੰਦ ਕਰਾਈ । 
ਫੌਜਦਾਂਰ" ਰਹਿਆ ਝਖ ਮਾਰ । ਆਯ ਸਿੰਘ ਨਹਿ ਕੋ ਦਰਬਾਰ । 
ਪਾਇ ਭੋਗ ਦੇਗ ਵਰਤਾਈ । ਚੜ੍ਹਤਲ ਚੜ੍ਹੀ ਥੀ ਬਹੁਤ ਸਵਾਈ । 
ਸੇਵਾ ਹਰੀ ਹੋਇਗੀ ਸੋਇ । ਅਕਾਲ ਪੁਰਖ ਕੋ ਭਾਵੈ ਜੋਇ । 170। 
ਦੋਹਰਾ 1 
ਮਨੀ ਸਿੰਘ ਇਮ ਬੀਰ ਨੇ, ਮੇਲਾ ਦੀਯੋ ਲੰਘਾਇ । 
ਲਿਖਿਆ ਸੂਬੇ ਖਾਨ""" ਕਾ, ਗਯਾ ਲਾਹੌਰੋਂ ਆਇ । 171। 
ਗੈਲ ਸਿੰਘਾਂ ਦੇ ਮਨੀ ਸਿੰਘ, ਕੀਤੀ ਇਹ ਬੀਚਾਰ । 
ਨਿਗਾਹ ਖਾਨ ਕੀ ਅਸਾਂ ਤੇ, ਰਹਿਆ ਤੁਰਕ ਝਖ ਮਾਰ । 172। 


"ਇਹ ਦੀਪਮਾਲਾ ਸੰਮਤ 1780 ਬਿ: ਨੂੰ ਹੋਈ । 

"” ਲਖਪਤ ਰਾਇ ਕਲਾਨੌਰੀਏ, ਨੂੰ ਜੋਂ ਚੋਪੜਾ ਖਤ੍ਹੀ ਸੀ, ਉਸ ਸਮੇਂ ਮੁਗਲੀਆ ਹਕੂਮਤ ਵਲੋਂ, ਏਮਨਾਬਾਦ 
(ਗੁੱਜਰਾਂਵਾਲੇ) ਜਾਗੀਰ ਮਿਲੀ ਹੋਈ ਸੀ'। 

"%" ਅਰਥਾਤ ਖਾਨ ਬਹਾਦਰ ਜ਼ਕਰੀਆ ਖਾਨ, ਸੂਬੇਂਦਾਰ ਲਾਹੌਰ । 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 932 81 


82 


ਚੌਪਈ । 
ਕਰ ਮਸਲਤ ਇਮ ਬਾਤ ਠਹਿਰਾਈ । ਸਿੰਘ ਭੂਪਤਿ ਕੋ ਭੇਜੋ ਭਾਈ । 
ਗੈਲ ਸਿੰਘ ਗੁਲਜਾਰਾ ਜਾਵੈ । ਹਮਰੀ ਤਰਫੋਂ ਇਹੋ ਅਲਾਵੈ । 
ਸੰਗਤ ਘਨੀ ਨਹੀਂ ਜੇ ਆਈ । ਚੜ੍ਹਤਲ ਹੋਈ ਬਹੁਤ ਸਵਾਈ । 
ਇਸ ਤੇ ਕਾਜ ਸਉਰਦਾਂ ਨਾਹਿ । ਪੁਰਬ ਵਿਸਾਖੀ ਸ਼ਾਦ ਪਹੁੰਚਾਹਿ । 
ਦਿਲ ਸੇ ਤਿਆਗੋ ਕੁਟਲਤਾਈ । ਜਾਲ ਤਾਨ ਲਾਈ ਜੋ ਫਾਹੀ । 
ਜੇ ਕਰ ਇਸੀ ਤਰਾਂ ਹੈ ਕਰਨਾ । ਪੈਸਾ ਅਸਾਂ ਕਹਾਂ ਤੇ ਭਰਨਾ । 
ਸੇਵਾ ਹਰੀ ਹੋਏ ਉਂਭੈ ਤਿਆਰ । ਭੂਪਤਿ ਸਿੰਘ ਔ ਸਿੰਘ ਗੁਲਜਾਰ ।173। 
੮ ਦੋਹਰਾ । 
ਕਰ ਅਰਦਾਸ ਗੁਰ ਫਤੇ ਕਹਿ, ਅਸ੍ਹ ਹੋਇ ਅਸਵਾਰ । 
ਪਹੁੰਚੇ ਜਾਇ ਲਾਹੌਰ ਮੈਂ' ਦੋਵੇਂ ਸਿੰਘ ਬਲਧਾਰ । 1741 
ਸਿੱਖ ਲਾਹੌਰੀ ਗੈਲ ਲੈ, ਗਏ ਸੂਬੇ ਦੇ ਕੋਲ । 
ਦੱਸੀ ਸਾਰੀ ਵਾਰਤਾ, ਦੁਸ਼ਟ ਖਾਨ ਕੋ ਖੋਲ । 175। 
ਚੌਪਈ । 
ਕਠਨ ਬਾਤ ਜੋ ਤੁਮ ਨੇ ਆਖੀ । ਬਨੈ ਸੁਗਮ ਜੋ ਤਵ ਨ ਭਾਖੀ । 
ਹਮ ਤੋ ਮੇਲ ਆਪ ਸੇ ਚਹਿ ਹੈ' । ਲੈਨ ਦੈਨ ਪਾਛੈ ਕਰ ਲਹਿ ਹੈ' । 
ਲਿਖ ਦੇਵੋ ਹਮ ਸਭ ਕੇ ਤਾਈ । ਗੈਲ ਖਾਲਸੇ ਮੇਲ ਰਖਾਈ । 
ਕਸਮ ਕੁਰਾਨ ਤੁਮੈਂ' ਸਂਚ ਕਹਿਹੌਂ । ਅਮਨ ਦੇਸ ਮਹਿ ਹਮ ਸਭ ਚਹਿਹੋਂ' । 
ਇਮ ਬਾਤੈ' ਮੀਠੀ ਉਨ ਕਹੀ । ਫ਼ੁਰੀ ਬਗਲ ਮੁਖ ਰਾਮ ਹੈ ਲਈ । 
ਸੇਵਾ ਹਰੀ ਜਿਸ ਵਲ ਹੈ ਆਪ । ਲਗੈ ਉਨ੍ਹਾਂ ਨਹਿ ਦੁਖ ਸੰਤਾਪ । 1761 
ਦੋਹਰਾ । 
ਅਟਪਟ ਬਾਤੈਂ ਬਹੁ ਕਰੀ, ਸੂਬੇ ਸਿੰਘਨ ਸਾਥ । 
ਸੌਂਦ ਕਾਜੀ ਤੋਬਾ ਕਰੀ, ਰੱਖ ਕੁਰਾਨ ਤੇ ਹਾਥ ।177। 
ਸਾਂਪ ਬਿਖ ਕੋ ਨਹਿ ਤਜੈ, ਮਨੀਏ ਦੁਧ ਪੀਆਇ । 
ਤੈਸੇ ਵੈਰੀ ਮਿਤ ਨਹਿ, ਲਾਖੋਂ ਕਸਮ ਉਠਾਇ । 178। 
ਚੌਪਈ । 
ਖਾਨ 'ਬਹਾਦਰ ਸਿੰਘਨ ਤਾਈਂ । ਦਿਲ ਅਪਨੇ ਥੀਂ ਦੇ ਸਫਾਈ । 
ਖਸ਼ਟ ਚਾਰ ਦਿਨ ਦੀਏ ਲਿਖਾਇ । ਮੇਲਾ ਕਰੋ ਸੁਧਾ ਸਰ ਜਾਇ । 
ਇਮ ਲਿਖਾਇ ਸਿੰਘਨ ਜਬ ਲੀਆ । ਇਹ ਬੀਚਾਰ ਮਨ ਮਹਿ ਤਬ ਕੀਆ । 
ਦਸਮ ਗੁਰੂ ਕੇ ਇਨ ਥੀਂ ਗੈਲ । ਭੇਜ ਕਸਮ ਰਾਖੀ ਨਿਜ ਸੈਲ । 
ਸੇਵਾ ਹਰੀ ਹੋਣੀ ਹੈ ਜੋਇ । ਮੇਟਨ ਵਾਲਾ ਉਸ ਨਹਿ ਕੋਇ । 179। 
ਦੋਹਰਾ । 
ਦਸ ਹਜ਼ਾਰ ਦੇਣਾ ਕੀਆ, ਥੀ ਸਿੰਘਨ ਤਬ ਆਇ । 
ਸਰੀਦ ਬਿਲਾਸ (ਭਾਈ ਮੀ 


” 


" 


ਦਸ ਦਿਵਸ ਮੇਲਾ ਰਹੇ, ਲਯਾ ਸਿੰਘਨ ਲਿਖਵਾਇ' । 1801 ' 

ਗੈਲ ਸਿੰਘਾਂ ਦੇ ਬਾਤ ਇਮ, ਲਈ ਖਾਨ ਨੇ ਠਾਨ । 

ਮੇਲ ਓਪਰਾ ਦੁਸ਼ਟ ਕਾ, ਰੱਖ ਕਰ ਬੀਚ ਕੁਰਾਨ ।181। 
ਚੌਪਈ । 

ਹੋਈ ਬਾਤ ਉਭੈ ਹਟ ਆਏ । ਸ੍ਰੀ ਵਾਹਿਗੁਰੂ ਫਤੇ ਗਜਾਏ । 


- ਕੁਦਾਇ ਤੁਰੰਗ ਨਿਮਖ ਨਹੀ ਠਹਿਰੇ । ਆਂਥੈਂ ਗਹਿਰੀ ਚੜ੍ਹੇ ਮੁਛਹਿਰੇ । 


ਭਰੀ ਕਚਹਿਰੀ ਸਬ ਨੇ ਹੇਰਾ । ਬਡ ਹੌਸਲਾ ਸਿੰਘਨ ਕੇਰਾ । 

ਇਹ ਮੁੱਕਨ ਕੇ ਬੀਚ ਨ ਐ ਹੈਂ । ਇਕ ਦਿਨ ਜੀਤ ਦੇਸ ਸਭ ਲੈ ਹੈ' । 

ਇਨ ਕੇ ਸਾਥ ਥਣੀ ਹੀ ਰਹੈ । ਨੀਤੀ ਇਹੋ ਅਸਾਂ ਕੋ ਕਹੈ 1 

ਸੇਵਾ ਹਰੀ ਗੈਲ ਅਹਿਲਕਾਰ । ਸੂਬੇ ਕਰੀ ਖਾਸ ਵੀਚਾਰ 11821 
ਦੋਹਰਾ । 

ਦੋਵੇਂ ਦੀਰਘ ਸੂਰਮੇ, ਪਹੁੰਚੇ ਪੁਰ ਰਾਮ ਦਾਸ । 

ਸਕਲ ਸੁਣਾਈ ਬਾਰਤਾ, ਮਨੀ ਸਿੰਘ ਕੈ ਪਾਸ ।183। 

ਮਨੀ ਸਿੰਘ ਨਿਰਭਉ ਸੀ, ਭੈ ਨਾ ਮਨ ਮਹਿ ਕਾਇ । 

ਬਾਣੀ ਪੜ੍ਹੋ ਸੇਵਾ ਕਰੈ, ਹੀਏ ਹਰਖ ਬਢਾਇ ।184। 
ਚੌਪਈ । 

ਸੇਵਾ ਕਰੇ ਆਲਸ ਕੋ ਤਿਆਗੈ । ਸੇਵਾ ਪਹਿਰ ਨਿਸ ਰਹਿੰਦੀ ਜਾਗੈ । 

ਕਰ ਇਸ਼ਨਾਨ ਜਧੈ ਜਪੁ ਜਾਪੁ । ਗੁਰਬਾਣੀ ਕਾ ਬਡ ਪ੍ਰਤਾਪ । 

ਸਾਜ ਦੁਮਾਲਾ””ਸ਼ਸਤੂ ਪਹਿਰੈ । ਨੀਲੰਬਰ ਗਜ ਸਵਾ ਕਫਹਿਰੈ । 

ਪਕੜ ਦੁਤਾਰਾ ਗਾਵੈ ਬਾਣੀ । ਆਸਾ ਵਾਰ ਸੁਖਾਂ ਦੀ ਖਾਣੀ । 

ਤੀਜੇ ਪਹਿਰ ਸ਼ਹੀਦੀ ਦੇਗ । ਜਗ ਮੈ ਚਲੇ ਦੇਗ ਔ ਤੇਗ । 

ਸੇਵਾ ਹਰੀਂ ਸਿੰਘ ਕੀ ਕਰਨੀ । ਏਕ ਜਿਹਵਾ ਸੇ ਜਾਇ ਨ ਬਰਨੀ 11851 
ਦੋਹਰਾ । 

ਪੰਚ ਮਾਸ ਕਾਂ ਸਮਾ ਇਮ, ਬੀਤ ਗਯੋ ਥੀ ਆਹਿ । 


- ਪੁਰਬ ਵਿਸਾਖੀ ਕਾ ਲਗਯੋ, ਚੇਂਕ ਗੁਰੂ ਕੇ ਮਾਹਿ ।186। 


ਦੂਰੋਂ ਨੇੜਿਯੋਂ ਸੰਗਤਾਂ, ਕਰਨ ਲਈ ਦੀਦਾਰ । 
ਜੰਗੀ ਸਿੰਘ ਨਹਿ ਕੋ ਆਯੋ, ਗੁਰੂ ਰਾਮ ਦਾਸ ਦਰਬਾਰ । 187। 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


ਦੀਪਮਾਲਾ ਤੋਂ ਬਾਅਦ ਵਿਸਾਖੀ ਦੇ ਪੁਰਬ ਦੀ ਇਜਾਜ਼ਤ ਲੈਣੀ ਸਿਰਫ਼ ਭਾਈ ਸਿੰਘ ਨੇ ਹੀ ਲਿਖੀ 
ਹੈ, ਹੋਰ ਇਸ ਬਾਰੇ ਅਜੇ ਕੋਈ ਲਿਖਤ ਨਹੀਂ ਮਿਲੀ । 
ਨਿਹੰਗ ਸਿੰਘ ਅਕਾਲੀ ਫਰਰਾ, 18 ਮਾਘ 1760 ਬਿ: (16 ਜਨਵਰੀ, 1904 ਈ) ਨੂੰ ਜੰਗ 
ਸਮੇਂ, ਭਾਈ ਮਾਨ ਸਿੰਘ 'ਨਿਸ਼ਾਨਚੀ” ਦੇ ਨਿਸ਼ਾਨ ਸਾਹਿਬ ਦਾ ਟੁੱਟ ਜਾਣਾ ਸੁਣ ਕੇ, ਸ਼੍ਰੀ ਕਲਗੀਧਰ 
ਜੀ ਨੇ ਆਪਣੀ ਛੋਟੀ ਦਸਤਾਰ (ਕੇਸੀ-ਕੇਸਗੀ) ਵਿਚੋਂ' ਪੁਗਟ ਕੀਤਾ ਸੀ । 
ਲਟ ਪੱਟ ਫਰਰਾ ਸੱਜ ਰਹਿਆ, ਸਥ ਦੀਪਕ ਕੀ ਚਮਕਾਰ । 
ਕੀਯੋ ਪ੍ਰਗਟ ਗੁਰੂ ਗੋਬਿੰਦ ਪ੍ਰਭ, ਸੋਢੀ ਕੁਲ ਅਵਤਾਰ ।15। 
ਨਿਕਟ ਕੇਸ ਗੜ੍ਹ ਤਖਤ ਕੇ, ਦਮਾਲ ਗੜ੍ਹ ਅਸਥਾਨ । 
ਤਾਹਿ ਦੁਮਾਲਾ ਸਾਜ ਪ੍ਰਭ, ਪ੍ਰਗਟ ਕੀਯੋ ਜਹਾਨ ।20। __ (ਦਮਾਲ ਨਾਮਾ ਪਾ: 10) 


੧੩2੮ 83 


ਚੌਪਈ । 
ਸ਼ੂਹੀਏ ਪਹਿਲੋਂ ਖਬਰ ਪੁਚਾਈ । ਸੂਬੇ ਕੀ ਸਬ ਦੇਖ ਖੁਟਾਈ । 
ਲੱਖੂ ਭੇਜਿਆ ਓਸ ਵਜੀਰ । ਤੀਰਥ ਰਾਮ" ਸੁਧਾ ਸੂਰ ਤੀਰ 1 
ਦੋਖੀ ਦੁਸ਼ਟ ਜਿਸੀ ਮਨ ਮੈਲ । ਤੁਰਕ ਫੌਜ ਲੈ ਆਯੋ ਗੋਲ । 
ਕਾਰਣ ਇਸੀ ਸਿੰਘ ਨਹੀਂ ਆਏ । ਮਨੀ ਸਿੰਘ ਦੀਏ ਬੰਦ ਕਰਾਏ । 
ਭਾਈ ਸਾਹਿਬ ਇਮ ਕਹਯੋ ਅਲਾਈ 1 ਹਮਰਾ ਸਮਾਂ ਪਹੁੰਚਯੋਂ ਆਈ । 
ਧਰਮ ਹੇਤ ਹਮ ਦੇਹੈ' ਪ੍ਰਾਨ । ਨਹੀਂ' ਤੁਰਕ ਕੀ ਮਾਨੈ ਕਾਨ । 
ਸੇਵਾ ਹਰੀ ਗਾਥ ਇਹ ਭਈ ।ਲੱਖੂ ਦੁਸ਼ਟ ਇਤ ਆਯੋ ਨਹੀਂ ।188। 
ਰਾ ਦੋਹਰਾ । 
ਚੰਡਾਲ ਚੌਕੜੀ ਰਲ ਸਭੀ, ਕਾਜੀ ਗੈਲ ਰਲਾਇ । 
ਪਾਸ ਖਾਨ ਦੇ ਪਹੁੰਚ ਕੇ, ਕਹਿੰਦੇ ਇਹ ਸਮਝਾਇ । 189 । 
'ਸੋਪ ਬੁਕਲ ਮਹਿ ਪਲ ਰਹਯਾ, ਸਿੰਘਨ ਕਾ ਸਰਦਾਰ ! 
ਬੈਠੇ ਤੁਸੀਂ ਅਵੇਸਲੇ, ਨਹੀਂ ਤੁਸਾਂ ਕੂੰ ਸਾਰ । 190। 
ਚੌਪਈ । 
ਮਨੀ ਸਿੰਘ ਕੋ ਸਮਝੋ ਐਸ । ਸੌਯਦ ਹੈ ਤੁਰਕਨ ਮੈ ਜੈਸ ! 
ਜਥੇਦਾਰ ਇਹ ਸਿੰਘਨ ਕੇਰਾ । ਹਮ ਨੇ ਕਈ ਵਾਰ ਹੈ ਹੋਰਾ । 
ਹਰਿ ਮੰਦਰ ਕਾ ਇਹੋ ਪੁਜਾਰੀ । ਮਾਨੈ ਇਸ ਕੋ ਖਲਕਤ ਸਾਰੀ । 
ਦੀਰਘ ਆਯੂ ਇਸ ਕੀ ਆਹੀ । ਕਾਰਣ ਇਸੀ ਇਜ਼ਤ ਬਹੁ ਪਾਹੀ । 
ਬਾਹਰੋ' ਚਲ ਕਰ ਜੋ ਸਿੱਖ ਆਵੈਂ । ਪਹਿਲੋਂ ਇਸ ਕੋ ਫਤੇ ਬੁਲਾਵੈਂ ! 
ਖੁਲ ਜਬੀ ਸੇ ਤੁਮ ਨੇ ਦਈ । ਅਤਿ ਸਿੱਖੜਿਆਂ ਬਹੁਤੀ ਚਈ । 
ਸੇਵਾ ਹਰੀ ਇਮ ਦੁਸ਼ਟਾਂ ਆਇ । ਖਾਨ ਬਹਾਦਰ ਦੀਆ ਭਖਾਇ ।191। 
ਦੋਹਰਾ । 
ਚੜ੍ਹੀ ਫੌਜ ਤੁਰਕਾਨ ਕੀ, ਮਾਰੋਂ ਮਾਰ ਪੁਕਾਰ । 
ਪਹੁੰਚ ਚੋਂਤਰਫੀਂ ਘੇਰਿਆ, ਗੁਰੂ ਰਾਮ ਦਾਸ ਦਰਬਾਰ ।182। 
ਮਨੀ ਸਿੰਘ ਥੀਂ ਆਦ ਲੈ, ਨਾਮੀ ਨਾਮੀ ਬੀਰ । 
ਫੜ ਲੈ ਗਏ ਲਾਹੌਰ੍ਹ ਮੈ, ਖਾਨ ਬਹਾਦਰ ਤੀਰ । 1931 
ਚੌਪਈ । 
ਜਿਤਕ ਸਿੰਘ ਸੀ ਪੁਰ ਰਾਮਦਾਸ । ਰਹਿੰਦੇ ਚੌਂਕ ਮਨੀ ਸਿੰਘ ਪਾਸ 1 
ਲਿਆਏ ਪਕੜ ਸਭਨ ਕੇ ਤਾਈ । ਬਾਲ ਬਿਰਧ ਨਹਿ ਛੇੜਿਯੋ ਕਾਈ । 
ਪੁਨ ਸਬ ਲੂਟ ਲੀਆ ਥੀ ਡੇਰਾ । ਅਪਨਾ ਨਹੀਂ ਬਿਗਾਨਾ ਹੇਰਾ । 
ਨੇੜ ਤੇੜਿਯੋਂ ਸਬ ਫੜ ਆਂਦੇ । ਸਿੱਖ ਗੁਰੁ ਕੇ ਜੋ ਅਖਵਾਂਦੇ । 


ਤੀਰਥ ਰਾਮ ਤੋ' ਭਾਵ ਰਾਮ ਤੀਰਥ ਹੈ, ਜੋ ਸ਼੍ਰੀ ਅੰਮ੍ਰਿਤਸਰ ਤੋਂ ਛੇ-ਸੌਤ ਮੀਲ ਹੈ । 
84 ਸ਼ਹੀਦ ਬਿਲਾਸ (ਭਾਈ ਮਨੀ ਸਿੰਮਰ&£ 84 


ਬੰਦੀ ਖ਼ਾਨੇ ਬੰਦ ਕਰਾਇ । ਸੂਬੇ ਖਾਨ ਬਹਾਦਰ ਆਇ । 
ਸੇਵਾ ਹਰੀ ਥੀ ਹਾਹਾਕਾਰ । ਮੌਚ ਗਈ ਬੀਚ ਸਾਰੇ ਸੰਸਾਰ । 1941 
ਦੋਹਰਾ । 
ਸੁਖਾ ਸਿੰਘ ਥੀਂ ਆਦਿ ਸਿੱਖ, ਜਿਤਕ ਪੰਜਾਬੇ ਮਾਹਿ । 
ਛੋਰ ਗਏ ਸਬ ਦੇਸ ਕੋ, ਪੁਰ ਜੈ ਤਰਫ ਸਿਧਾਹਿ । 195। 
ਬੰਦੀ ਖਾਨੇ ਮਨੀ ਸਿੰਘ, ਕਥਾ ਸੁਣਾਵੈ ਨਿੱਤ । 
ਹੋਣੀ ਵਰਤੈ ਸਬਸ ਮੈ, ਕੋਇ ਨਹਿ ਇਸ ਕਾ ਮਿੱਤ । 196। 
ਰ੍ ਚੌਪਈ । 
ਖਾਨ ਬਹਾਦਰ ਲਾਇ ਕਚਹਿਰੀ । ਮੰਦ ਮੌਂਤ ਦੁਸ਼ਟ ਅਤਿ ਜਹਰੀ । 
ਰਈਯਤ ਦੁਖੀਆ ਇਸ ਸੇ ਸਾਰੀ । ਜ਼ਾਲਮ ਅਸਲਮ ਖਾਂ ਸੇ ਭਾਰੀ । 
ਬੰਦੀ ਖਾਨੇ ਭੇਜ ਹਕਾਰਾ । ਜਥਾ ਬੁਲਾਯੋ ਸਿੱਖਨ ਸਾਰਾ । . 
ਮਨੀ ਸਿੰਘ ਕੀ ਦਿਸ ਤਬ ਹੇਰ । ਕਹੀ ਮੁੱਖੋਂ ਕਿਉ' ਲਾਈ ਦੇਰ? 
ਸਬੀ ਖਾਲਸਾ ਥਾਰੈਂ ਡੇਰੈ । ਆਵੈ ਆਥਣ ਸੰਝ ਸਵੇਰੈ । 
ਸੇਵਾ ਹਰੀ ਦੇ ਉਨ ਪਕੜਾਈ । ਨਹੀ ਤਾਂ ਸ਼ਾਮਤ ਤੇਰੀ ਆਈ” ।197। 
ਦੋਹਰਾ । 
ਮਨੀ ਸਿੰਘ ਤਬ ਇਮ ਕਹਿਸੋ: 'ਸੁਣੋ ਬਹਾਦਰ ਖਾਨ ! 
ਨਿਸ ਦਿਨ ਬੋਲੋ ਝੂਠ ਤਉ, ਖਾ ਕੇ ਕਸਮ ਕੁਰਾਨ । 1981 
ਝੂਠ ਬੋਲਣਾ ਖਾਨ ਜੀ ! ਨਹਿ ਸਿੰਘਨ ਕਾ ਕਾਮ । 
ਕੋਂਟ ਜਾਏ ਅੰਗ ਅੰਗ ਭੀ, ਦੇਣਾ ਦਗਾ ਹਰਾਮ”। 1991 
ਚੌਪਈ । 
ਭਰੀ ਕਚਹਿਰੀ ਤੁਰਕਨ ਮਾਹਿ । ਮਨੀ ਸਿੰਘ ਤਬ ਕਹਿਆ ਅਲਾਇ: 
ਝੂਠ ਬੋਲ ਤਉ ਦਗਾ ਕਮਾਵੋ । ਨਹਿ ਕਰਣੀ ਤੇ ਤੁਮ ਪਛਤਾਵੋ'। 
ਗੈਲੋਂ ਕਹਿਆ ਤਬ ਸਿੰਘ ਗੁਲਜ਼ਾਰ: “ਨਹਿ ਸਿੰਘਨ ਕੀ ਹੈ ਇਹ ਕਾਰ । 
ਖਲ ਸਿੰਘ ਕੀ ਲਹਿ ਜੇ ਪੂਠੀ । ਤਉ ਭੀ ਕਰੇ ਬਾਤ ਨਹਿ ਝੂਠੀ'। 
ਭੂਪਤ ਸਿੰਘ ਕਰ ਆਸੈ ਗਹਿਰੀ । ਬੋਲਯੋ ਸਾਹਵੇਂ ਬੀਚ ਕਚਹਿਰੀ 1 
'ਸੁਣੋ ਖਾਨ ! ਇਹ ਰਾਜ ਨ ਰਹਿਸੀ । ਕੋਟ ਪਾਪ ਕਾ ਇੱਕ ਦਿਨ ਢਹਿਸੀ । 
ਸੇਵਾ ਹਰੀ ਇਹੋ ਅਰਦਾਸ । ਦੁਸ਼ਟ ਰਾਜ ਕਾ ਹੋਂਵੈ ਨਾਸ '। 2001 
ਦੋਹਰਾ । 
ਮੁਹਕਮ ਸਿੰਘ" ਤੇ ਚੈਨ ਸਿੰਘ, ਕੀਰਤ ਸਿੰਘ ਬਲਵਾਨ । 
ਆਲਮ ਸਿੰਘ ਸਿੰਘ ਅਉਲੀਆ, ਸੰਗਤ ਸਿੰਘ ਸਿੰਘ ਕਾਨ । 201 । 
ਇਤ ਆਦਿਕ ਸਬ ਸੁਖ਼ੀ ਸਿੱਖ, ਗੈਲ ਮਨੀ ਸਿੰਘ ਜੋਇ । 
ਕਸ਼ਟ ਦੀਯੇ ਬਹੁ ਖਾਨ ਨੇ, ਕਥਨ ਬੀਚ ਨਹਿ ਕੋਇ । 202 । 
”__ ਮੁਹਕਮ ਸਿੰਘ ਚੂਹੜ ਮਲ ਓਹਰੀ ਦਾ ਪੁਤਰ ਸੀ । 
ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 85 
232 85 


ਵ੍ 


ਚੌਪਈ । 
ਹਾੜ੍ਹ ਸੁਦੀ ਪੰਚਮ ਥਿਤ ਆਹੀ । ਸਤ੍ਹ ਸੈ ਇਕਾਨਵੇ' ਮਾਹੀ । 
ਜਾਇ ਨਿਖਾਸ ਚੌਂਕ ਕੇ ਬੀਚ । ਸੂਬੇ ਖਾਨ ਼ਹਾਦਰ ਨੀਚ । 
ਪਹਿਲੋਂ ਮਨੀ ਸਿੰਘ ਕੇ ਤਾਈ । ਕਾਜੀ ਫ਼ਤਵਾ ਦੀਯੋ ਸੁਣਾਈ । 
ਤੇਸੇ ਗੈਲ ਜਲਾਦੈਂ ਆਇ । ਬੰਦ ਬੰਦ ਦੀਯੇ ਜੁਦਾ ਕਰਾਇ । 
ਪੀਛੇ ਸਿੰਘ ਗੁਲਜਾਰੇ ਕੇਰੀ । ਪੁੱਠੀ ਖੋਲ ਲਾਹੀ ਬਿਨ ਦੇਰੀ"। 
ਭੂਪਤ ਸਿੰਘ ਕੀ ਆਂਖ ਕਢਾਇ । ਫੇਰ ਚਰਖੜੀ ਦੀਯੋ ਚਢਾਇ । 
ਜਹਾਂ ਭਯੋ ਇਹ ਸਾਕਾ ਭਾਰੀ । ਖੁਲਕਤ ਦੇਖਣ ਆਈ ਸਾਰੀ । 
ਸੋਭਾਨਰੀ ਨਰਜ਼ਲ/ਸਿਧੂ ਜੇ । ਕਹਿ-ਸਰੀਦ ਲਸਣ ਕਿਹਲੌਰਆ 1 203। 
ਦੋਹਰਾ। 
ਖਾਨ ਬਹਾਦਰ ਦੁਸ਼ਟ ਨੇ, ਅੰਮ੍ਰਿਤਸਰ ਗੁਰ ਤਾਲ । 
ਮਿੱਟੀ ਸਾਥ ਭਰਾਯੋ, ਲਿੱਦ ਚਮ ਹੱਡ ਭਾਲ । 2041 
ਮਨੀ ਸਿੰਘ ਕੀ ਗਾਬ ਜਿਮ, ਲਿਖੀ ਸੁਣੀ ਬੀ ਆਇ । 
ਸੇਵਾ ਹਰੀ ਇਸ ਭਾਟ ਨੇ ਦਿੱਤੀ, ਸਭੋ ਸੁਣਾਇ । 205। 
ਚੌਪਈ । 
- ਸਿੰਘ ਸੰਗਰਾਮ ਬੀਰ ਇਕ ਭਯੋ । ਪੋਤਾ ਮਨੀ ਸਿੰਘ ਕਾ ਅਸੋ । 
ਤਿਸ ਕੇ ਪਾਂਚ ਸੁਤ ਅਗਾਰੀ । ਜਿਨ ਮੇਂ ਸੰਗਤ ਸਿੰਘ ਬਲਕਾਰੀ । 
ਸਕਲ ਪਰਵਾਰ ਮੇਲ ਇਨ ਸਾਰਾਂ । ਗੈਲ ਇਨੋਂ ਕੈ ਪਿਤਾ ਹਮਾਰਾ । 
ਦੇਸ ਮਾਲਵੇ ਪਹੁੰਚੇ ਜਾਈ । ਗੈਲ ਜੀਤ ਸਿੰਘ ਲਾਈ ਬਨਾਈ । 
ਕਛੁ ਚਿਰ ਰਹੇ ਲਾਡਵੇ ਬੀਚ । ਏਕ ਗਾਮ ਰਾਜੇ ਤਿਹ ਦੀਚ । 
ਹਮਰੋਂ ਕਾਮ ਵਧਾਈਆਂ ਲੈਨਾ । ਫਿਰ ਤੁਰ ਕੇ ਜਸ ਇਨ ਕਾ ਕਹਿਨਾ"”" । 
ਸੇਵਾ ਹਰੀ ਭਾਦਸੋਂ ਮਾਹਿ । ਕਛੁਕ ਕਾਲ ਬਿਤਾਯੋਂ ਤਾਹਿ । 206। 


ਜਬ ਉਨ੍ਹਾਂ ਨੇ ਇਸਲਾਮ ਕਬੂਲ ਨਾ ਕੀਆ ਤੋ ਭਾਈ ਗੁਲਜਾਰਾ ਸਿੰਘ ਕਾ ਬੰਦ ਔਰ ਪੋਸਤ ਉਖਾੜਾ 


ਗਇਆ... (ਦੇਖੋ, ਤਹਿਕੀਕਾਤਿ ਚਿਸ਼ਤੀ, ਕ੍ਰਿਤ ਮੋਲਵੀ ਨੂਰ ਅਹਿਮਦ, ਸਫ਼ਾ 695) 
ਭਾਈ ਕੁਇਰ ਸਿੰਘ ਇਸ ਬਾਰੇ ਇਸ ਤਰ੍ਹਾਂ ਮੋਕੇ ਦੀ ਗਵਾਹੀ ਦੇਂਦੇ ਹਨ : 

ਸ਼੍ਰੀ ਗੁਰਬਖਸ਼ ਸਿੰਘ ਇਕ ਜਾਨੀ । ਦੁੱਤੀਏ ਸੰਤ ਸਿੰਘ ਅਗਮ ਬਖਾਨੀ । 

ਐ ਸਚਧਾ ਸਿੰਘ ਜਾਂ ਸੈਂ ਸੁ ਅਪਾਰਾ । ਉਦੈ ਸਿੰਘ ਹੈ ਜਾਸ ਮਝਾਰਾ । 

ਗੁਰਮੁਖ ਸਿੰਘ ਆਹੈ ਅਤਿ ਬੀਰਾ । ਹੁਣ ਸਿੰਘ ਏਕ ਅਗਮ ਬਰਬੀਰਾ । 

ਸੰਗਤ ਸਿਘ ਨਾਮ ਹੈ ਜਾਂ ਕੋ । ਏ ਜੂਝੇ ਹੈ ਬੀਰ ਸੁ ਬਾਂਕੋ । 

ਔਰ ਸਿੰਘ ਹੈ ਬੜੇ ਬਡੇਰੇ । ਪਰੇ ਨਿਖਾਸਤ ਬੀਚ ਸੁਹੇਰੇ। (ਗੁਰ ਬਿਲਾਸ ਪਾ: 10, 
ਅਧਿਆਇ 21) 


₹₹” ਕੁੱਟ ਲੋਕ ਇਕ ਥਾਵੇਂ ਟਿਕ ਕੇ ਨਹੀਂ ਬਹਿੰਦੇ ਸਨ । ਇਨ੍ਹਾਂ ਦਾ ਕੰਮ ਫਿਰ ਤੁਰ ਕੇ ਜਜਮਾਨਾਂ ਦੇ ਘਰੀਂ 


86 


ਪਹੁੰਚ, ਜਨਮ ਤੇ ਵਿਆਹ ਦੀ ਵਧਾਈ ਲੈਣੀ ਹੁੰਦਾ ਸੀ । ਇਹ ਛੇ ਛੇ ਮਹੀਨੇ ਆਪੜੇ ਘਰ ਨਹੀਂ ਸਨ 
(ਬਾਕੀ ਅਕਲੇ ਪੰਨੇ ਤੋਂ) 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


1੩2੮ 86 


ਦੋਹਰਾ । 
ਸ਼ਹੀਦ ਬਿਲਾਸ ਪੋਥੀ ਸ਼ੁਰੂ, ਕਰੀ ਲਾਡਵੋ ਮਾਹਿ । 
ਪਾਯੋ ਭੋਗ ਆ ਭਾਦਸੋਂ, ਗੁਰ ਕਿਰਪਾ ਤੇ ਆਹਿ । 207 । 


ਸ਼ਹੀਦ ਬਿਲਾਸ ਪੋਥੀ ਕੀ ਨਕਲ ਭਂਟਖਸ਼ਰੀ ਸੇ ਕਾਰਤਕ ਵਦੀ ਏਕਮ ਸਾਲ 1921 
ਬਿਕ੍ਰਮੀ ਕੋ ਗੁਰਮੁਖੀ ਮੇਂ ਕੀ । ਨਕਲ ਕਰਨੇ ਵਾਲਾ ਛੱਜੂ ਸਿੰਘ ਭੱਟ, ਭਾਦਸੋਂ ਨਿਵਾਸੀ, ਪਰਗਨਾ 
ਥਾਨੇਸਰ । 

ਸਮਾਪਤ 


(ਪਿਛਲੇ ਪੰਨੇ ਦੀ ਬਾਕੀ) ੧ 
ਵੜਦੇ ਜਿਨ੍ਹਾਂ । ਭੱਟਾਂ ਦਾ ਬਾਥੇ ਭਿੱਖੇ ਦੇ ਪੁਤੂ ਕੀਰਤ ਨਾਲ ਸੰਬੰਧ ਹੈ, ਉਨ੍ਹਾਂ ਦੇ 41-42 ਘਰ ਪੰਜਾਬ 
ਦੇ ਤਿੰਨਾਂ ਜ਼ਿਲ੍ਹਿਆਂ-ਕਰਨਾਲ, ਹਿਸਾਰ ਤੇ ਸੰਗਰੂਰ- ਵਿਚ ਆਬਾਦ ਹਨ । ਇਨ੍ਹਾਂ ਸਾਰਿਆਂ ਭੇਂਟਾਂ ਦਾ 
ਪੇਸ਼ਾ ਜਜਮਾਨੀ ਪੁਰੋਹਿਤੀ ਹੈ, ਜਿਵੇਂ ਕਿ ਇਕ ਸਫ਼ਰ ਬਾਰੇ ਤੁੱਲੇ ਭਟ ਦਾ ਦੋਹਾ ਹੈ : 
ਸਿਮਰ ਭੱਟ ਤਉ ਸਤਿਗੁਰ ਅਪਨਾ, ਜੋਂ ਸਾਈਂ ਸਿਰਜਨਹਾਰਾ । 
ਲੱਖ ਜ਼ੁਰਾਸੀ ਜੀਅ ਜੋਨ ਜੋ, ਸਥ ਕੂੰ ਦੇਵਨਹਾਰਾ । 
ਪਰ ਅਧੀਨ ਜਾਤ ਮਾੰਗਤ ਕੀ, ਖੋਟਾ ਮਾਂਗਤ ਕਾ ਜਨਮਾਰਾ । 
ਦੇਸ ਹੜੋਤੀ ਫਿਰੇ ਮਾਲਵਾ, ਵੇਖਿਆ ਬਾਸਵਾੜਾ ਤਲਵਾਰਾ । 
ਬਾਟ ਰੋਕ ਭੀਲ ਥੇ ਬੈਠੇ, ਮਾਲ ਦੁਵਯ ਧਨ ਖੋਸ ਲੀਆ ਸਾਰਾ... 
ਹੇਠਾਂ ਧਰਤੀ ਉਪਰ ਅੰਬਰ, ਵੀਚ ਮਿਹਰ ਚੰਦ ਭੌਂਟੋਂ ਕਾ ਰੌਖਵਾਰਾਂ । 
ਜੁਗ ਜੁਗ ਜੀਏ ਮਿਹਰ ਚੰਦ ਤਉ, ਤੇਰੀ ਮਦਤ ਗੁਰੂ ਅੰਮ੍ਰਿਤਸਰ ਵਾਰਾ । 
ਜੱਸ ਜੋੜ ਤੁੱਲੇ ਭੋਂਟ ਭਨਿਆ, ਫਲਗੁਨ ਸੁਦੀ ਇਕਾਦਸੀ ਅਠਾਰਾਂ ਸੈ ਬਹੱਤੁ ਸਾਲਾ । 

(ਭੱਟ ਵਹੀ ਮਾਰਵਾੜੀ-ਦੱਖਣੀ) 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 87 
232੦ 87 


ਅੰਤਕਾ 1 


ਪੰਡਾ ਤੇ ਭੱਟ ਵਰੀਆਂ ਤੋਂ ਪ੍ਰਾਪਤ ਹੋਈ ਸੂਚਨਾ, ਜਿਸ ਤੋਂ ਕਾ੍ਹੇ-ਕਾਫ਼ੇ ਵਾਲੇ ਭਾਈ ਮਨੀ 


ਸਿੰਘ ਤੇ ਬਟਵਾਰੇ ਤੋਂ ਪਹਿਲਾ ਉਨ੍ਹਾਂ ਦੇ ਨਿਵਾਸ-ਅਸਥਾਨਾਂ ਸੰਬੰਧੀ ਗੁੰਝਲ ਖੁੱਲ੍ਹਦੀ ਹੈ । 


੮88 


(1) ਸੁਖਾ ਸਿੰਘ ਬੇਟਾ ਮਹਿਬੂਬ ਸਿੰਘ ਕਾ, ਪੋਤਾ ਉਦੈ ਸਿੰਘ ਕਾ, ਪੜੋਤਾ ਮਨੀ ਸਿੰਘ ਕਾ, 
ਜਤੀਆ ਪੰਵਾਰ, ਬੰਸ ਬੀਂਝੇ ਕਾ, ਬੰਜਰਉਤ ਜਨਹਾਨਾ, ਬਾਸੀ ਕਾਨ੍ਹਾ ਕਾਫ਼ਾ, ਪਰਗਨਾ 
ਲਾਹੌਰ, ਮਿਤੀ ਕੜਕ ਸੁਦੀ ਪੰਚਮੀ, ਸੰਬਤ 1867 ਕੋ... ਗੰਗਾ ਜੀ ਆਇਆ, ਸਾਥ 
ਈਸਰ ਆਇਆ, __ (ਵਹੀ ਪੰਡਾ ਖੇਮ ਚੰਦ, ਹਰਿਦਵਾਰ) 

(2) ਅਲੀਪੁਰ ਕਾਨ੍ਹੋ-ਕਾਛੇ ਵਾਲੇ ਪੰਵਾਰ ਬੰਝਰਉਤ ਜਲਹਾਨੇ ਚਿਤਰ ਸਿੰਘ ਮਨੀ ਸਿੰਘ ਕਾ, 
ਬਚਿਤ੍ਰ ਸਿੰਘ ਮਨੀ ਸਿੰਘ ਕਾ, ਉਦੇ ਸਿੰਘ ਮਨੀ ਸਿੰਘ ਕਾ.....ਸੰਗਰਾਮ ਸਿੰਘ ਬਚਿਤ੍ਰ 
ਸਿੰਘ ਕਾ, ਰਾਮ ਸਿੰਘ ਬਚਿਤ੍ਰ ਸਿੰਘ ਕਾ । ਮਹਿਬੂਬ ਸਿੰਘ ਉਦੇ ਸਿੰਘ ਕਾ, ਅਜੂਬ 
ਸਿੰਘ ਉਂਦੇ ਸਿੰਘ ਕਾ, ਫਤੇ ਸਿੰਘ ਉਦੇ ਸਿੰਘ ਕਾ, ਅਲਬੇਲ ਸਿੰਘ ਉਦੇ ਸਿੰਘ ਕਾ, 
ਬਾਘ ਸਿੰਘ ਉਂਦੇ ਸਿੰਘ ਕਾ, ਮੋਹਰ ਸਿੰਘ ਉਦੇ ਸਿੰਘ ਕਾ ।... 

(ਭਂਟ ਵਹੀ ਕਰਸਿੰਧੂ, ਪਰਗਨਾਂ ਸਫ਼ੀਦੋਂ) 

(3) ਅਲੀਪੁਰ-ਭੈਨੀ ਸਿੰਘ ਸ਼ੋਰ ਸਿੰਘ ਵਾਲੇ.... 
ਚਿਤ੍ਰ ਸਿੰਘ ਮਨੀ ਸਿੰਘ ਕਾ, ਬਚਿੜ੍ਹ ਸਿੰਘ ਮਨੀ ਕਾ...ਸੰਗਰਾਮ ਬਚ੍ਹਿਤ ਸਿੰਘ ਕਾ, 
ਰਾਮ ਸਿੰਘ ਬਚਿਤ੍ਰ ਸਿੰਘ ਕਾਂ, ਗਿਆਨ ਸਿੰਘ ਸੰਗਰਾਮ ਸਿੰਘ ਕਾ, ਸੁਜਾਨ ਸਿੰਘ 
ਸੰਗਰਾਮ ਸਿੰਘ ਕਾ, ਸੂਰਪ ਸਿੰਘ ਸੁਜਾਨ ਸਿੰਘ ਕਾ, ਰਾਜਾ ਸਿੰਘ ਸੰਗਰਾਮ ਸਿੰਘ ਕਾ, 
ਖੜਕ ਸਿੰਘ ਗਿਆਨ ਸਿੰਘ ਕਾਂ, ਫਤੇ ਸਿੰਘ ਗਿਆਨ ਸਿੰਘ ਕਾ, ਜੈਮਲ ਸਿੰਘ 

ਗਿਆਨ ਸਿੰਘ ਕਾ 1 (ਭੱਟ ਵਹੀ ਸਾਰਸਾ, ਪਰਗਨਾ ਕੈਂਥਲ) 

(04) ਸਤਿਗੁਰ ਪ੍ਰਸਾਦਿ । 
ਲੇਖਤੁਮ ਭਾਈ ਸੁੰਦਰ ਸਿੰਘ ਜੀ । ਭਾਈ ਵੀਰ ਸਿੰਘ ਜੀ ਭਾਈ ਦਲ ਸਿੰਘ ਪੁੰਤਰ 
ਗੁਰਮੁਖ ਸਿੰਘ ਕੇ, ਸੰਮਤ ਅਨਾਰਾ ਸੈ ਅਨਾਸੀਅ, ਪਰੁਹਤ ਪਾਹੁਏ ਕਾ, ਨਾਨਕ ਚੰਦ 
ਹਮਾਰੇ ਕੁਲ ਕਾ ਹੁਵੈ ਤਾ ਏਨ ਕੁ ਮਾਨੇ । 
ਮਰਲਾ ਕੇ ਰਾਜਪੂਤ ਪੰਵਾਰ ਬੰਝਰਉਤ ਉਲਾਦ ਮਾਈ ਦਾਸ ਕੀ : 
ਭਾਈ ਸੁੰਦਰ ਸਿੰਘ ਭਾਰ ਸਿੰਘ ਦਲ ਸਿੰਘ ਗੁਰਮੁਖ ਸਿੰਘ ਕੇ, ਪੋਤੇ ਹਿੰਮਤ ਸਿੰਘ ਕੇ, 
ਪੜੋਤੇ ਮਹਾਂ ਸਿੰਘ ਕੇ, ਹਿੰਮਤ ਸਿੰਘ ਸੁਜਾਨ ਸਿੰਘ ਦਾਨ ਸਿੰਘ ਤਾਰਾ ਸਿੰਘ ਮਹਾਂ 
ਸਿੰਘ ਕੇ । ਪੋਤੇ ਰਾਇ ਸਿੰਘ ਕੇ... 

(ਵਹੀ ਮਾਝੇ ਕੀ, ਪੰਡਤ ਆਤਮਾ ਰਾਮ, ਨੀਲ ਕੰਠ ਜੋਤਸ਼ੀ ਪਹੋਆ) 

(5) ਖੈਰਪੁਰ 'ਸੁਦਾਤ” ਭੈਣੀ ਸ਼ੇਰ ਸਿੰਘ ਵਾਲੇ ਪੰਵਾਰ ਬੰਝਰਉਤ, ਜਲਹਾਨੇ 
ਜੇਠਾ ਸਿੰਘ ਮਾਈ ਦਾਸ ਕਾਂ, ਦਿਆਲ ਦਾਸ ਮਾਈ ਦਾਸ ਕਾ...ਮਹਾ ਸਿੰਘ ਰਾਇ 
ਸਿੰਘ ਕਾ, ਸੀਤਲ ਸਿੰਘ ਰਾਇ ਸਿੰਘ ਕਾ.. ਹਿੰਮਤ ਸਿੰਘ ਮਹਾ ਸਿੰਘ ਕਾ, ਸੁਜਾਨ 
ਸਿੰਘ ਮਹਾ ਸਿੰਘ ਕਾਂ, ਦਾਨ ਸਿੰਘ ਮਹਾ ਸਿੰਘ ਕਾ, ਤਾਰਾ ਸਿੰਘ ਮਹਾ ਸਿੰਘ ਕਾ, 
(ਭੇਂਟ ਵਹੀ ਤਲਉਂਡਾ ਪਰਗਨਾ ਜੀਂਦ) 

ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


132੮ 88 


ਉਪਰੋਕਤ ਵੇਰਵੇ ਤੋਂ ਸਪੇਸ਼ਟ ਹੋ ਜਾਂਦਾ ਹੈ ਕਿ ਮਨੀ ਸਿੰਘ ਦਾ ਆਪਣਾ ਨਗਰ" 'ਕਨ੍ਹਾ-ਕਾਛਾ 
ਨਹੀਂ ਸੀ । ਸਿੰਘ ਸਾਗਰ” ਦੇ ਲਿਖਾਰੀ ਨੂੰ ਇਹ ਭੁਲੇਖਾ ਭਾਈ ਸਾਹਿਬ ਦੀ ਉਪਰੋਕਤ ਬੰਸ ਦੇ ਇਸ 
ਪਿੰਡ ਵਿਚ ਵੱਸਣ ਤੋਂ ਲੱਗਾ ਜਾਪਦਾ ਹੈ । ਹਾਂ ਇਹ ਮੰਨਿਆ ਜਾ ਸਕਦਾ ਹੈ ਕਿ ਵੱਸਣ ਵਸਾਣ ਵਿਚ 
ਭਾਈ ਸਾਹਿਬ ਦਾ ਆਪਣਾ ਹੱਸ਼ ਹੋਵੇਗਾ । ਮਾਝੇ ਵਿਚ ਇਸ ਟੱਬਰ ਦੇ ਵੱਸਣ ਦਾ ਸਮਾਂ 1762 ਬਿ: 
(1705 ਈ:) ਤੋਂ ਉਪਰੰਤ ਹੀ ਹੋ ਸਕਦਾ ਹੈ, ਜਦੋਂ ਕਿ ਮਨੀ ਸਿੰਘ ਦੇ ਪੰਜੇ ਪੁਤ੍ਹ ਬਚਿੱਤਰ ਸਿੰਘ 
ਆਦਿ ਸ਼ਹੀਦੀਆਂ ਪਾ ਗਏ ਸਨ, ਮਨੀ ਸਿੰਘ ਅਨੰਦਪੁਰ ਦੀ ਘਟਨਾ ਤੋ' 29 ਸਾਲ ਉਪਰੰਤ ਜਿੰਦਾ 
ਰਿਹਾ । 

ਇਸ ਸ਼ਹੀਦੀ ਪਰਵਾਰ ਦਾ ਆਗੂ ਚਿਤ੍ਰ ਸਿੰਘ ਸੀ । ਇਹ ਪਰਵਾਰ ਉਸ ਸਮੇਂ ਤੋਂ ਲੈ ਕੇ 1947 
ਈ: ਤੱਕ ਜਦੋਂ ਕਿ ਦੇਸ ਦਾ ਬਟਵਾਰਾ ਹੋਇਆ, ਕਾਨ੍ਹਾ-ਕਾਛਾ, ਮਰਲ ਮਾੜੀ ਮਾਝੇ ਤੇ ਭੈਣੀ“ 
ਆਦਿ, ਪਰਗਣਾ ਲਾਹੌਰ ਦੇ ਨਗਰਾਂ ਵਿਚ ਵਸਦਾ ਰਿਹਾ । ਮਰਲ ਮਾੜੀ ਮਾਝੇ ਦਾ ਉਹ ਪ੍ਰਸਿੱਧ ਨਗਰ 
ਹੈ, ਜਿਥੇ ਮਨੀ ਸਿੰਘ ਤੋਂ ਅੱਠਵੀਂ ਜਗ੍ਹਾ ਇਸ ਦਾ ਭਰਾ ਰਾਇ ਸਿੰਘ 1759 ਬਿ: (1702 ਈ:) 
ਵਿਚ ਸਮੇਤ ਪਰਵਾਰ ਇਨ੍ਹਾਂ ਤੋਂ ਪਹਿਲੇ ਵੱਸ ਚੁੱਕਾ ਸੀ । 


” ਕਾਨ੍ਹਾ ਤੇ ਕਾਫ਼ਾ ਲਾਹੌਰ ਜ਼ਿਲੇ ਦੇ ਦੋ ਪਿੰਡ ਕੋਲੇ ਕੋਲੀ ਹਨ । 

5੯ ਇਨ੍ਹਾਂ ਪਿੰਡਾਂ ਦੀ' ਜ਼ਮੀਨ ਦੇ ਬਦਲੇ ਬਟਵਾਰੇ ਤੋਂ ਉਪਰੰਤ ਇਨ੍ਹਾਂ ਨੂੰ ਜ਼ਿਲਾ ਪਟਿਆਲਾ ਤਹਿਸੀਲ 
ਰਾਜਪੁਰਾਂ ਦੇ ਸੂਹਰੋ, ਪਹਾੜੀਪੁਰ, ਨਨਹੇੜਾ ਸ਼ੰਕੂ ਆਦਿ ਪਿੰਡਾਂ ਵਿਚ ਜ਼ਿਮੀਂ ਮਿਲੀ ਹੈ । 

ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 89 


232੦ 89 


ਅੰਤਕਾ 2 
ਭਾਈ ਮਨੀ ਸਿੰਘ ਦੀ ਮਾਤਾ ਸੁੰਦਰੀ ਜੀ ਦੇ ਨਾਂ ਪੜ੍ਹਕਾ 


੧ਉ'ਐਕਾਲ ਸਹਾਏ । 

ਖੂਜ-ਮਾਤਾ ਜੀ ਦੇ ਚਰਨਾਂ ਪਰ ਮਨੀ ਸਿੰਘ ਕੀ ਡੰਡੌਤ ਬੰਦਨਾ ਬਹੁਰੋਂ ਸਮਾਚਾਰ ਵਾਚਨਾ ਕਿ 
ਇਕ ਇਧਰ ਆਉਨ ਤੇ ਸਾਡਾ ਸਰੀਰ ਵਾਯੂ ਦਾ ਅਧਕ ਵਿਕਾਰੀ ਹੋਇ ਗਿਆ ਹੈ ਸੁਅਸਤ ਨਹੀਂ 
ਰਹਿਆ । ਤਾਪ ਕੀ ਕਥਾ ਦੋ ਬਾਰੀ ਸੁਨੀ । ਪਰ ਮੰਦਰ ਕੀ ਸੇਵਾ ਮੇ ਕੋਈ ਆਲਕ ਨਾਹੀ । ਦੋਸ 
ਵਿਚਿ ਖਾਲਸੇ ਦਾ ਬਲ ਛੂਟ ਗਇਆ ਹੈ । ਸਿੰਘ ਪਰਬਤਾ ਬਬਾਨਾ ਵਿਚਿ ਜਾਇ ਬਸੇ ਹੈਨ । ਮਲੋਛੋ 
ਕੀ ਦੇਸ ਮੇ ਦੋਹੀ ਹੈ । ਬਸਤੀ ਮੇ ਬਾਲਕ ਜੁਵਾ ਇਸਤਰੀ ਸਲਾਮਤ ਨਹੀ । ਮੁਛ ਮੁਛ ਕਰ ਮਾਰਦੇ 
ਹੈਨ । ਗੁਰੂ ਦਰੋਹੀ ਬੀ ਉਨ੍ਹਾਂ ਦੇ ਸੰਗ ਮਿਲਿ ਗਏ ਹੈਨ । ਹੰਦਾਲੀਏ ਮਿਲਿ ਕਰ ਮੁਕਬਰੀ ਕਰਦੇ 
ਹੈਨ । ਸਬੀ ਚਕ ਛੋੜ ਗਏ ਹੈਨ । ਮੁਤਸਦੀ ਭਾਗ ਗਏ ਹੈਨ । ਸਾਡੇ ਪਰ ਅਬੀ ਤੋਂ ਅਕਾਲ ਕੀ ਰੱਛਾ 
ਹੈ । ਕਲ ਕੀ ਖਬਰ ਨਾਹੀ । ਸਾਹਿਬਾਂ ਦੇ ਹੁਕਮ ਅਟਲ ਹੈਨ । ਬਿਨੋਦ ਸਿੰਘ ਦੇ ਪੁਤਰੇਲੇ ਦਾ ਹੁਕਮ 
ਸਤ ਹੋਇ ਗਇਆ ਹੈ । ਪੋਥੀਆਂ ਜੋ ਝੰਡਾ ਸਿੰਘ ਹਾਥਿ ਭੇਜੀ ਥੀ ਉਨ੍ਹਾਂ ਵਿਚਿ ਸਾਹਿਸ਼ਾਂ ਦੇ 303 
ਚਰਿਤੁਉ ਪਖਿਆਨ ਦੀ ਪੋਥੀ ਜੋ ਹੈ ਸੋ ਸੀਹਾ ਸਿੰਘ ਨੂੰ ਮਹਿਲ ਵਿਚ ਦੇਨਾ ਜੀ । ਨਾਮ ਮਾਲਾ ਕੀ 
ਪੋਥੀ ਦੀ ਖਬਰ ਮਿਲੀ ਨਹੀਂ ।ਕਰਿਸਨਾਵਤਾਰ ਪੂਰਬਾਚਧ ਤੋ ਮਿਲਾ ਉਤਰਾਰਧ ਨਹੀ । ਜੋ ਮਿਲਾ 
ਅਸੀਂ ਭੇਜ ਦੇਵਾਂਗੇ, ਦੇਸ ਵਿਚਿ ਗੌਗਾ ਹੈ ਕਿ ਬੰਦਾ ਬੰਧਨ ਮੁਕਤ ਹੋਏ ਭਾਗ ਗਇਆ ਹੈ ।ਸਾਹਿਬ 
ਬਹੁੜੀ ਕਰਨਗੇ । ਤੋਲਾ ਪੂ ਸੋਨਾ ਸਾਹਿਬਜਾਦੇ ਕੀ ਘਰਨੀ ਕੇ ਆਭੂਖਨ ਲਈ ਗੁਰੂ ਕਿਆ ਖੰਡੂਰ ਸੇ 
ਭੇਜਾ ਹੈ । 17 ਰਜਤਪਨ ਥੀ ਝੰਡਾ ਸਿੰਘ ਸੋ ਭਰ ਪਾਨੇ । ਪੰਜ ਰਜਤਪਨ ਇਸੇ ਤੋਸਾ ਦੀਆ । ਇਸ 
ਨੂੰ ਬਦਰਕਾ ਬੀ ਹੈ । ਇਸ ਸੇ ਉਚਿ ਜਾਵੇਗਾ । ਮੁਸਤਦੀਓ ਨੇ ਹਿਸਾਬ ਨਹੀਂ ਦੀਆ ਜੋ ਦੇਦੇ ਤਾਂ ਬੜੇ 
ਸ਼ਹਿਰ ਸੇ ਹੁੰਡੀ ਕਰਾਇ ਭੇਜਦੇ । ਅਸਾਡੇ ਸਰੀਰ ਦੀ ਰਛਿਆ ਰਹੀ ਤਾਂ ਕੁਆਰ ਦੇ ਮਹੀਨੇ ਆਵਾਂਗੇ 
ਮਿਤੀ ਵੈਸਾਖੁ 22 ।ਦਸਖਤ ਮਨੀ ਸਿੰਘ । ਗੁਰੂ ਚਕੁ ਬੁੰਗਾ ਜੁਆਬ ਪੋਰੀ ਮੈ । 

(ਉਪਰੋਕਤ ਚਿੱਠੀ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਤੋਂ ਦਿੱਲੀ ਪੂਜ ਮਾਤਾ ਸੁੰਦਰੀ ਜੀ ਨੂੰ 
ਲਿਖੀ ।ਇਸ ਪਤ੍ਰਕਾਂ ਦਾ ਸ਼ਲਾਕ 'ਟ੍ਰੰਪਜ਼ ਟ੍ਰਾਂਸਲੇਸ਼ਨ ਔਫ ਸ੍ਰੀ ਗੁਰੂ ਗ੍ਰੰਥ ਸਾਹਿਬ" ਵਿਚ, ਜਿਸ ਦਾ ਇਕ ਭਾਗ 
ਗਿਆਨੀ ਹਰਨਾਮ ਸਿੰਘ ਬਲਭ ਨੇ ਪਿੱਛੋ ਜੇਹੇ ਪ੍ਰਕਾਸ਼ਿਤ ਕੀਤਾ ਹੈ, ਛਪਿਆ ਮਿਲਦਾ ਹੈ । ਇਸ ਦਾ ਸਮਾਂ 
ਇਤਿਹਾਸਕਾਰਾਂ 22 ਵੈਸਾਖ 1769 ਸ਼ਿ: ਨਿਸਚਿਤ ਕੀਤਾ ਹੈ ) 


90 ਸ਼ਹੀਦ ਬਿਲਾਸ (ਭਾਈ ਮਨੀ ਸਿੰਘ)' 
232੦ 90 


ਅੰਤਕਾ 3 
ਹੁਕਮਨਾਮਾ 
ਇਹ ਉਹ ਦੁਰਲੱਭ ਤੇ ਇਤਿਹਾਸਸਿਕ ਰੁਕਮਨਾਮਾ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦ 
ਪੁਰ ਮਿਤੀ 1 ਕਤਕ 1760 ਬਿ: (1703 ਈ:) ਨੂੰ ਪੰਵਾਰ ਖਾਨਦਾਨ ਦੇ ਨਾਇਕ ਭਾਈ ਮਾਈ ਦਾਸ 
ਦੇ ਸਪੁਤੁ ਭਾਈ ਮਨੀ ਸਿੰਘ ਅਤੇ ਉਸਦੇ ਪੰਜ ਪੋਤਿਆਂ-ਭਾਈ ਬਚ੍ਰਿਤ ਸਿੰਘ, ਉਦੇ ਸਿੰਘ, ਅਨਿਕ 
ਸਿੰਘ, ਅਜਬ ਸਿੰਘ ਤੇ ਅਜਾਇਬ ਸਿੰਘ ਨੂੰ ਇਨ੍ਹਾਂ ਦੀ ਕਾਰਗੁਜ਼ਾਰੀ ਤੇ ਅਪਾਰ ਖੁਸ਼ੀ ਪ੍ਰਗਟ 
ਕਰਦਿਆਂ, ਸਨਦ ਵਜੋਂ ਦੇ ਕੇ ਨਿਵਾਜਿਆ । ਇਸ ਤੋਂ ਭਾਈ ਮਨੀ ਸਿੰਘ ਦੇ ਭਾਈ ਮਾਈ ਦਾਸ ਦਾ 
ਪੁੱਤਰ ਹੋਣ ਦੀ ਤਸਦੀਕ ਹੁੰਦੀ ਹੈ : 
ਸੇਵਾ ਸੁਨ ਹਰਿ ਮੰਦਰ ਕੀ, ਸਤਿਗੁਰ' ਹੋਇ ਦਯਾਲ । 
ਦੇ ਪੁਤ ਸਤਿਕਾਰਿਆ, ਮਨੀ ਸਿੰਘ ਤਤ ਕਾਲ । 91। 
ਇਸ ਹੁਕਮਨਾਮੇ” ਦੇ ਅਰਥ ਅਤਿ ਪੁਰਾਣੇ ਹੋਣ ਦੇ ਕਾਰਣ ਕਈ ਥਾਵਾਂ ਤੋਂ ਭਰੇ ਹੋਏ ਸਨ । 
`ਸਿਰ ਤੇ ਸ਼ਕਸਤੇ ਵਿਚ ਸ਼੍ਰੀ ਦਸ਼ਮੇਸ਼ ਜੀ ਦੇ ਦਸਤਖਤ ਹਨ । ਇਸ ਦਾ ਪਾਠ ਇਕ ਥਾਂ ਤੇ ਸ਼ੜਾ 
ਸੰਦਿਗਧ ਹੈ । ਇੰਜ ਪ੍ਰਤੀਤ ਹੁੰਦਾ ਹੈ ਕਿ ਪੰਜਵੀਂ ਸੌਤਰ ਵਿਚ ਆਏ ਸ਼ਬਦ ਮਾਈ ਦਾਸੁ 'ਵੋਇ” ਦੀ 
ਥਾ ਮਾਈ ਦਾਸੁ “ਹੋਇ” ਹੋਣਾ ਚਾਹੀਦਾ ਸੀ । 
ਹੁਕਮਨਾਮੇ ਵਿਚ ਆਏ 'ਨਾਇਕ ਸ਼ਬਦ” ਤੋਂ ਭਾਈ ਮਨੀ ਸਿੰਘ ਦੀ ਆਪਣੀ ਮਾਲੀ ਪੁਜ਼ੀਸ਼ਨ 
ਦਾ ਪਤਾ ਲੱਗ ਜਾਂਦਾ ਹੈ । 'ਨਾਇਕ' ਉਸ ਸਮੇਂ ਰਾਜਾ ਅਥਵਾ ਚੰਗੇ ਜਮੀਯਤਦਾਰ ਨੂੰ ਆਖਦੇ ਸਨ । 
ਇਸ ਦੀ ਪੁਸ਼ਟੀ ਭਾਈ ਸੁੱਖਾ ਸਿੰਘ ਦੀ ਲਿਖਤ ਤੋਂ ਵੀ ਹੁੰਦੀ ਹੈ । 
ਚੌਕੀ ਖਾਸ ਪਲੰਘ ਕੀ ਰਹਿਤ ਕਿਤਕ ਬਰ ਬੀਰ । 
ਤਿਨ ਮੇਂ ਏਕ ਬਚਿੱਤ੍ਰ ਸਿੰਘ ਰਾਜਪੂਤ ਰਣ ਧੀਰ_। 1701 
ਪੋਤਾ ਮਾਈ ਦਾਸ ਕਾ, ਬਾਹਿਰੂਪੀਆ” ਬੰਸ । 
ਪੁਗਟ ਭਯੋ ਸਭ ਜਗਤ ਮੈਂ ਜਿਉਂ ਦੇਵਨ ਮਹਿ ਹੰਸ/1171। 
ਚੌਪਈ । ਤੁ 
ਮਾਈ ਦਾਸ ਹੁਤੇ ਇਕ ਨਾਇਕ । ਬਾਹਿਰੂਪੀਆ ਅਤਿ ਸੁਖਦਾਇਕ । 
ਦਖਨ ਦੇਸ ਜਵਨ ਕੀ ਬਾਸੀ । ਸੇਵਕ ਸੁਨੇ ਆਦਿਂ ਅਬਨਾਸੀ । 172। 
ਤਿਹ ਨਾਇਕ ਕੋ ਇਹ ਭਨ ਪੋਤਾ । ਸਿੰਘ ਬਚ੍ਰਿਤ ਅਧਿਕਬਰ ਸੋਤਾ ।... 
(ਗੁਰਬਿਲਾਸ ਪਾ: 10 ਅਧਿਆਇ 15) 


1. ਇਸ ਹੁਕਮਨਾਮੇ ਦੀ ਨਕਲ ਸਫ਼ਾ 71 ਤੇ ਦਿੱਤੇ ਫ਼ੁਟ ਨੋਟ ਵਿਚ ਦੇਖੋ । 

2. ਦਸਮ ਪਾਤਸ਼ਾਹ ਦੇ ਪਲੰਘ ਦੀ ਚੌਕੀ ਵਿਚ ਰਾਤ ਸਮੇਂ ਚੋਣਵੇਂ ਜੋਧੇ 25 ਹੁੰਦੇ ਸਨ ਜਿਨ੍ਹਾਂ ਵਿਚੋਂ ਇਕ ਬਚਿੱਤਰ ਸਿੰਘ 
ਵੀ ਸੀ (ਗੁਰ ਪ੍ਰਤਾਪ ਸੂਰਜ ਗ੍ਰੰਥ ਰੁਤ 4 ਅੰਸੂ 25) 

3. _ ਬਾਹਿਰੂਪੀਆ, ਭਾਈ ਮਨੀ ਸਿੰਘ ਦੇ ਬਜ਼ੁਰਗਾਂ ਵਿਚੋਂ ਇਕ ਵਿਅਕਤੀ ਦਾ ਨਾਮ ਸੀ । 

4. _ ਹੰਸ ਤੋਂ ਭਾਵ ਇੰਦਰ ਦੇਵਤਾ ਹੈ । 

5. _ ਆਦਿ ਤੋਂ ਭਾਵ ਪਹਿਲੇ ਸਤਿਗੁਰ, ਸੀ ਗੁਰੂ ਨਾਨਕ ਦੇਵ ਜੀ । 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 91 
1੧2੦ 91 


ਇਹ ਹੁਕਮਨਾਮਾ ਬਾਅਦ ਵਿਚ ਭਾਈ ਬਚ੍ਰਿਤ ਸਿੰਘ ਦੇ ਪੁਤਰ ਸੰਗਰਾਮ ਸਿੰਘ ਪਾਸ, ਅਗੋਂ ਉਸ 
ਦੇ ਪੁੜੂ ਗਿਆਨ ਸਿੰਘ ਪਾਸ ਰਿਹਾ । ਇਸ ਦੀ ਮਿਰਤੂ ਦੇ ਬਾਅਦ ਇਹ ਇਸ ਤੋ ਪੁਤ੍ਰ ਪੋਤੇ ਭਾਈ 
ਜੈਮਲ ਸਿੰਘ ਤੇ ਬੁਧ ਸਿੰਘ ਪਾਸ ਆ ਗਿਆ । ਭਾਈ ਬੁਧ ਸਿੰਘ ਬਟਵਾਰੇ ਤੋਂ ਪਿੱਛੇਂ ਨਗਰ ਸੂਹਰੋਂ 
ਜ਼ਿਲਾ ਪਟਿਆਲਾ ਵਿਚ ਗੁਰਪੁਰੀ ਪਧਾਰ ਗਏ ਹਨ । ਜਿਥੇ ਮੈਂ ਭਾਈ ਸਾਹਿਬ ਦੇ ਸਬੰਧ ਵਿਚ ਹੋਰ 
ਵਾਕਫ਼ੀਅਤ ਹਾਸਲ ਕਰ ਰਿਹਾ ਸਾਂ, ਓਥੇ ਇਸ ਹੁਕਮਨਾਮੇ ਦਾ ਵੀ ਪਤਾ ਲੱਗਾ । ਜਥੇਦਾਰ ਕੇਸਰ 
ਸਿੰਘ ਤੇ ਬਾਬਾ ਸ਼ਰਮ ਸਿੰਘ (ਗਾਂਧੀ) ਚੱਕ ਨੰ: 13 ਨਾਨਕਪੁਰਾ, ਜ਼ਿਲਾ ਸ਼ੇਖਪੂਰਾ (ਪਾਕਿਸਤਾਨ) ਦੇ 
ਸਹਿਯੋਗ ਨਾਲ ਭੈਣੀ ਪਰਗਨਾ ਲਾਹੌਰੋ' ਇਹ ਵੱਡਮੁਲਾ ਹੁਕਮਨਾਮਾ ਪ੍ਰਾਪਤ ਹੋਇਆ , ਜੋ ਹੁਣ ਮੇਰੇ 
ਪਾਸ ਸੁਰੱਖਿਅਤ ਹੈ । ਇਸ ਦੀ ਫੋਟੋ ਪਿੱਛੇ ਦੇ ਦਿੱਤੀ ਗਈ ਹੈ । 


92 ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 
232੦ 92 


ਅੰਤਕਾ 4 


ਦਮਦਮੀ ਉਹ ਪਾਵਨ ਬੀੜ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ 
ਇਕ ਦਿਨ ਪਹਿਲੇ, ਕਤਕਾ' ਸੁਦੀ 4, ਸੰਮਤ 1765 ਬਿ: (1708 ਈ:) ਨੂੰ ਗੁਰਆਈ ਦੇ ਕੇ, ਪੰਥ 
ਨੂੰ ਇਸ ਦੀ ਤਾਬਿਆ ਕੀਤਾ ਤੇ ਸਿੰਘਾਂ ਇਸੇ ਗੁਰੂ ਦੀ ਓਟ ਲੈ ਕੇ, ਵੱਡੇ ਘਲੂਘਾਰੇ ਵਿਚ ਦੁਸ਼ਮਣਾਂਝ 
ਨਾਲ ਦੋ ਹੱਥ ਕੀਤੇ ਤੇ ਸ਼ਹੀਦੀਆਂ ਪਾਈਆਂ ਸਨ । ਇਸ ਬੀੜ ਦਾ ਲਿਖਣ ਅਸਥਾਨ ਮਾਲਵੇ ਵਿਚ 
ਸਾਬੋਂ ਕੀ ਤਲਵੰਡੀ ਵਾਲਾ ਦਮਦਮਾ ਸਾਹਿਬ'ਹੈ, ਤੇ ਰਵਾਇਤ ਅਨੁਸਾਰ ਇਸ ਦੇ ਲਿਖਾਰੀ ਭਾਈ ਮਨੀ 
ਸਿੰਘ ਜੀ ਗਿਆਨੀ ਹਨ । ਇਸ ਦੇ ਲਿਖੇ ਜਾਣ ਦੀ ਸਭ ਤੋਂ ਪੁਰਾਤਨ ਗਵਾਹੀ ਗੁਰਬਿਲਾਸ ਪਾ: 6 ਕ੍ਰਿਤ 
ਭਾਈ ਸੋਹਨ ਸਿੰਘ (ਰਚਨ ਕਾਲ 1775 ਬ੍ਰਿਕਮੀ/ 1718 ਈ:) ਦੀ ਹੈ, ਜੋ ਲਿਖਦੇ ਹਨ । 
ਪੁਨਾ ਜਾਇ ਦਮਦਮਾ ਸਵਾਰੇ । 
ਆਦਿ ਗ੍ਰੰਥ ਗੁਰ ਤਹਾ ਉਚਾਰੇ । (ਅਧਿਆਇ 21) 
ਇਹ ਗਵਾਹੀ ਕਾਫੀ ਪੁਮਾਣਿਕ ਮੰਨੀ ਜਾਣੀ ਚਾਹੀਦੀ ਹੈ, ਕਿਉਂ ਜੋ ਬੀੜ ਦੇ ਰਚਨ ਕਾਲ 
(1763 ਬਿਕ੍ਰਮੀ) ਤੋਂ ਕੇਵਲ ਅੱਠ ਸਾਲ ਪਿੱਛੋਂ ਦੀ ਹੈ । ਇਸ ਦੀ ਪ੍ਰੋੜ੍ਹਤਾ ਭਾਈ ਰਤਨ.ਸਿੰਘ 
ਭੰਗੂ ਤੋਂ ਵੀ ਹੋ ਜਾਂਦੀ ਹੈ । 
ਇਹ ਥਾਂ ਹੋਵਗ ਕਾਸੀ ਭਾਰੀ । ਜੈਸੀ ਸ਼ਿਵ ਨੇ ਆਪ ਸਵਾਰੀ । 
ਕਾਸੀ ਬੇਦ ਅਸਥਾਪਨ ਕੀਏ । ਹਮਹਿ ਬੀੜ ਸ੍ਰੀ ਗ੍ਰੰਥ ਰਚੀਏ ।241 
ਥਾਪ ਬਸੇਸੂਰ ਨਾਥ ਜੁ ਕੀਨਾ । ਊਚ ਦਮਦਮਾ ਹਮਹਿ ਪਰਬੀਨਾ । 


1. ਸੈਨਾਪਤਿ ਕ੍ਰਿਤ੍ਰ ਸ਼੍ਰੀ ਗੁਰ ਸੋਭਾ ਅਧਿਆਇ 181 
2. ਦਰਸ਼ਨ ਗੁਰ ਕਾ ਹੈ ਸਵਾਧਾਨ ।ਸ਼ਹੀ ਗੰਥ ਸਾਹਿਬ ਜੀ ਮਾਨ । 
ਲੈ ਆਵੋ ਯ ਕੋ ਯਾ ਥਾਨਾ । ਲੈ ਆਏ ਗੁਰ ਦਸਮ ਸੁਜਾਨਾ ! 95। 
ਸੁਨ ਕੇ ਕਹਾ ਇਰੋਂ ਇਤਿਹਾਸ । ਚਲੋ ਆਦਿ ਸਤਿਗੁਰ ਕੇ ਪਾਸ । 
ਤਬ ਪੁਨ ਆਪ ਉੱਠੋ ਸਭ ਸੰਗਾ । ਪੈਸੇ ਪਾਂਚ ਨਲੀਏਰ ਸੁਅੰਗਾ ।96 । 
ਲੈ ਕੇ ਤਾਹਿ ਅਰਪ ਕੀ ਬੰਦਨ । ਪਰਦਖਨ ਕਰਕੇ ਮਨ ਰੰਗਨ । 
ਕਹਾ ਜੋਇ ਬਚ ਕਰਨਾ ਚਾਹੇ;। ਪਾਠ ਕਰੋਂ ਗੁਰ ਕੌ ਸੁਖ ਪਾਏ । 97 । 
ਯਾ ਸਮ ਔਰ ਕੋਈ ਗੁਰ ਨਾਹੀ । ਬਿਨਾ ਕਾਨ ਸੱਚ ਬਾਕ ਭਨਾਰੀ । 
(ਕੋਇਰ ਸਿੰਘ ਕ੍ਰਿਤ ਗੁਰਬਿਲਾਸ ਪਾ: 10 ਅਧਿਆਇ 21) 
3. ਤਿਨ ਮੈਂ ਗ੍ਰੰਥ ਤੁਰਤ ਥੇ ਦੋਇ । ਇੱਕ ਅੰਮ੍ਰਿਤਸਰੀ ਦਮਦਮੀਆ ਜੋਇ !111। 
ਘੋਰ ਲਯੋ ਤਿਨ ਅਗਯੋ ਆਇ । ਜੁਦੈ ਜੁਦੈ ਤੇ ਦਏ ਕਰਾਇ । 
ਧਰ ਗ੍ਰੰਥ ਤਹਿ ਲੜੇ ਮਝੈਲ । ਰਖਤ ਹੁਤੇ ਥੇ ਸ਼ਸ਼ਤੂ ਗੈਲ । 112। 
ਘੜੀ ਕੁ ਲੜੇ ਫਿਰ ਲੀਨੇ ਮਾਰ । ਫਿਰ ਦਮਦਮੀਅਨੁ ਪਰ ਧਰੀ ਤਲਵਾਰ । 
(ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼, ਛਾਪ ਤੀਸਰੀ, ਪੰਨਾ 370) 
`_ 4 ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਆਦਿ ਦਾ ਲਿਖਨ ਅਸਥਾਨ, ਪਹਿਲਾ ਦਮਦਮਾ, ਸ਼੍ਰੀ ਅਨੰਦਪੁਰ 
ਵਿਚ ਹੈ ਤੇ ਇਸ ਨੂੰ ਆਦਿ ਸਿੰਘਾਸਨ ਦੇ ਨਾਮ ਨਾਲ ਵੀ ਸੱਦਿਆ ਸਾਂਦਾ ਹੈ । 
5 ਭਾਈ ਮਨੀ ਸਿੰਘ 21 ਮਾਘ 1762 ਬਿ: (1706 ਈ:) ਤੋਂ ਪਿੱਛੋਂ ਪਹਿਲੀ ਵਾਰ ਸ੍ਰੀ ਅੰਮਿ੍‌ਤਸਰ 
ਤੋਂ ਸਾਬੋਂ ਕੀ ਤਲਵੰਡੀ ਆਏ ਜਾਪਦੇ ਹਨ । 
ਸ਼ਹੀਦ ਬਿਲਾਸ (ਭਾਈ ਸਨੀ ਸਿੰਘ) 3੧& 93 


ਮਨੀ ਕਰਨ ਤੀਰਥ ਤਿਹ ਭਇਆ । ਨਾਮ ਗੁਰੂ ਸਰ ਇਹ ਨਾ ਕਯਾ । 251 
ਅਨ ਪੂਰਨਾ ਦੇਵੀ ਜੋਇ । ਦੇਗ ਗੁਰੂ ਕੀ ਜਾਨੁਹ ਸੋਇ । 
ਤਿਹ ਠਾਂ ਗੰਗਾ ਤੀਰ ਬਿਰਾਜੈ । ਨਾਮ ਕੀ ਗੰਗਾ ਇਹ ਠਾਂ ਜਾਗੇ ।26। 
ਪੰਡਿਤ ਜੋਤਿਸ ਬੁਧ ਬੁਧਿ ਮਾਨ । ਇਨ ਠਾਂ ਕੀ ਹੋਇ ਲਿਖਤ ਪ੍ਰਧਾਨ । 
ਲਿਖਹਿ ਲਿਖਾਰੀ ਮਨ ਚਿਤ ਲਾਇ । ਹਮਰੀ ਬਖਸ਼ਿਸ਼ ਭਈ ਇਸ ਥਾਇ ।27। 
ਜੋ ਕੋਈ ਦਰਸ਼ਨ ਇਸ ਸਾਂ ਆਵੈ । ਮਨ ਬਾਂਤ ਫਲ ਸਗਰੈ ਪਾਵੈ । 
ਬਰਸ ਪਿਛੈ ਬੈਸਾਖੀ ਮੇਲਾ । ਨਾਇ ਗੁਰੂਸਰ ਹੋਇ ਸੁਹੇਲਾ । 281 
ਮਾਰਕੰਡੇ ਤਪ ਇਹ ਠਾਂ ਕਰਾ । ਮਹਾਂ ਪੁਰਾਤਨ ਤੀਰਸ਼ ਧਰਾ । 
ਦਰਸ਼ਨ ਕਰੈ ਜੁ ਸਰਧਾ ਸੇਤੀ । ਚਾਰ ਪਦਾਰਥ ਦੇਹ ਗੁਰ ਤੇਤੀ । 29। 
(ਪੰਥ ਪ੍ਰਕਾਸ਼ ਲਿਖਤੀ, ਪੌਤਰਾ 92) 
ਦਮਦਮੀ ਬੀੜ ਦੇ ਲਿਖਣ ਵਿਚ ਕਿਤਨਾ ਸਮਾਂ ਲੱਗਾ? ਇਹ ਸੁਨਣ ਵਲੋਂ ਇਤਿਹਾਸ ਚੁੱਪ ਹੈ । 
ਦਉਰੇ ਦੀਆੰ ਸਾਖੀਆਂ ਅਨੁਸਾਰ ਇਤਨਾ ਪਤਾ ਚੱਲਦਾ ਹੈ ਕਿ ਗੁਰੂ ਸਾਹਿਬ ਦਾ ਖਿਦਰਾਣੇ” 
(ਮੁਕਤਸਰ) ਦੇ ਯੁੱਧ ਉਪਰੰਤ ਸਾਬੋ ਕੀ ਤਲਵੰਡੀ ਵਿਚ 9 ਮਹੀਨੇ 9 ਦਿਨ ਮੁਕਾਮ ਰਿਹਾ? ਤੇ ਏਥੋਂ 
ਦੱਖਣ ਜਾਣ ਦੀ ਤਿਆਰੀ 29 ਕਤਕ ਸੁਦੀ ਪੰਚਮੀ, ਸੰਮਤ 1763 ਬਿ: ਨੂੰ ਹੋਈ'। 
ਹੁਣ ਅਸਾਂ ਵੇਖਣਾ ਹੈ ਕਿ ਮੁਕਤਸਰ ਦਾ ਜੰਗ ਕਦੋਂ ਹੋਇਆ ? ਇਹ ਦੱਸਣ ਵਾਲਾ ਭੱਟ ਵਹੀ 
ਮੁਲਤਾਨੀ ਸਿੰਧੀ ਤੋਂ ਪਿੱਛੋਂ ਸਭ ਤੋਂ ਪਹਿਲਾ ਸਿੱਖ ਇਤਿਹਾਸਕਾਰ ਭਾਈ ਕੁਇਰ ਸਿੰਘ ਹੈ: 
ਮਾਘ ਮਾਸ ਪਹਿਲੀ' ਹੈ ਜਾਨੋ । 
ਥੱਡੋਂ ਨੀਰ ਤੇ ਜੁਧ ਪਛਾਨੋ । 
ਮਾਘ ਮਸਾਦ ਜੁੱਧ ਕੇ ਹੋਈ । 
ਅਗਨ ਦਈ ਪਹਿਲ ਹੈ ਸੋਈ । (ਗੁਰਬਿਲਾਸ ਪਾ: 10, ਅਧਿਆਇ 17) 
ਇਸ ਤਰ੍ਹਾਂ ਚਮਕੌਰਾਂ ਦੇ ਸੁੱਧ ਤੋਂ 22 ਦਿਨ ਉਪਰੰਤ 1 ਮਾਘ ਵਦੀ ਇਕਾਦਸ਼ੀ ਸੰਮਤ 1762 
ਬਿ: (30 ਦਸੰਬਰ 1705 ਈ:) ਨੂੰ ਮੁਕਤਸਰ ਦਾ ਜੰਗ ਹੋਇਆ । ਸਾਬੋ ਕੀ ਤਲਵੰਡੀ ਤੋਂ ਦੇਖਣ 
ਵੱਲ ਜਾਣ ਦੀ ਤਿਆਰੀ 28 ਕਤਕ ਸੁਦੀ ਪੰਜ, ਸੰਮਤ 1763 ਬਿ: (30 ਅਕਤੂਬਰ 1706 ਈ:) 


1. ਇਹ ਜੰਗ ਖਿਦਰਾਣੇ ਪਿੰਡ ਦੀ ਢਾਬ “ਈਸ਼ਰਸਰ'” ਦੇ ਕਿਨਾਰੇ 1 ਮਾਘ ਸੰਮਤ 1662 ਬਿ: ਨੂੰ ਹੋਈ 
। (ਭੈਂਟ ਵਹੀ ਮੁਲਤਾਨੀ-ਸਿੰਸੀ) ਕੋਇਰ ਸਿੰਘ ਕ੍ਰਿਤ ਗੁਰਬਿਲਾਸ ਪਾ: 10 

2. 6) ਰਤਨ ਸਿੰਘ ਭੰਗੂ ਕ੍ਰਿਤ ਪ੍ਰਾਚੀਨ ਪੰਥ ਪ੍ਰਕਾਸ਼, ਛਾਪ ਤੀਸਰੀ ਪੰਨਾ 73। 

ਅ) ਕਵੀ ਗੁਲਾਬ ਸਿੰਘ ਕ੍ਰਿਤ ਪ੍ਰਣਾਲੀ ਮੰਨਾ 63। 

3. _ਦਉਰੇ ਦੀਆਂ ਸਾਖੀਆਂ ਅਨੁਸਾਰ ਗੁਰੂ ਸਾਹਿਬ ਨੇ ਦੇਖਣ ਵਲ ਕੂਚ ਕਰਨ ਤੋ' ਦਸ ਦਿਨ ਪਹਿਲੋਂ ਸਿੱਖ 
ਸੰਗਤਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ । ਉਨ੍ਹਾਂ ਵਿਚੋਂ ਇਕ ਭਾਈ ਰੂਪੇ ਕੀ ਸੰਗਤ ਵਾਲਾ ਮਿਲਦਾ ਹੈ, 
ਜਿਸ ਤੇ 20 ਕਤਕ ਸੰਮਤ 1763 ਬਿ: ਲਿਖਿਆ ਹੋਇਆ ਹੈ । 

4. ਉ) ਭਾਈ ਸੰਤੋਖ ਜਿੰਘ ਕ੍ਰਿਤ ਸੂਰਜ ਪ੍ਰਕਾਸ਼, ਐਨ ਪਹਿਲੀ ਅਸ੍ਹ 12 . 

ਅ) ਕਵੀ ਗੁਲਾਬ ਸਿੰਘ ਕ੍ਰਿਤ ਗੁਰ ਪੁਣਾਲੀ ਪੰਨਾ 631 
ਛ) ਗਿ: ਗਿਆਨ ਸਿੰਘ ਕ੍ਰਿਤ ਪੰਥ ਪ੍ਰਕਾਸ਼, ਛਾਪ ਪਹਿਲੀ ਬਿਸਰਾਮ 20 । 
5. ਚਮਕੌਰ ਦਾ ਜੰਗ 8 ਪੋਹ ਸੁਦੀ ਤਿੰਨ 1762 ਬਿ: (7 ਦਸੰਬਰ 1705 ਈ?) ਨੂੰ ਹੋਇਆ । 


94 ਸ਼ਹੀਦ ਬਿਲਾਸ (ਭਾਈ ਮਨੀ 94 


ਨੂੰ ਹੋਈ । ਸੋ 19 ਦਿਨ ਮੁਕਤਸਰ ਤੋਂ' ਸਾਬੋ ਕੀ ਤਲਵੰਡੀ ਪਹੁੰਚਣ ਤੱਕ ਗੁਰੂ ਸਾਹਿਬ ਦੇ ਲੱਗੇ'। 

ਭਾਈ ਮਨੀ ਸਿੰਘ ਇਸ ਇਤਿਹਾਸਕ ਬੀੜ ਦੇ ਲਿਖਾਰੀ ਦੱਸੇ ਜਾਂਦੇ ਹਨ । ਜਿਸ ਸਾਲ ਇਹ 
ਬੀੜ ਲਿਖੀ ਗਈ ਉਸ ਸਾਲ 1763 ਬਿ: ਵਿਚ? ਭਾਈ ਸਾਹਿਬ ਭੱਟ ਵਹੀ, ਦਉਰੇ ਦੀਆਂ ਸਾਖੀਆਂ, 
ਸ਼ਹੀਦ ਬਿਲਾਸ ਤੇ ਗੁਰਪਦ ਪ੍ਰੇਮ ਪ੍ਰਕਾਸ਼ ਅਨੁਸਾਰ ਸ਼੍ਰੀ ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ 
ਦੀ ਸੇਵਾ ਉੱਤੇ ਨਿਯਤ ਸਨ । ਜੇ ਰਵਾਇਤ ਅਨੁਸਾਰ ਇਸ ਬੀੜ ਦਾ ਲਿਖਿਆ ਜਾਣਾ, ਭਾਈ ਮਨੀ 
ਸਿੰਘ ਦੇ ਹੱਥੋਂ ਹੋਇਆ, ਤਾਂ ਇਨ੍ਹਾਂ ਦਾ ਸਾਬੋ ਕੀ ਤਲਵੰਡੀ ਪਹਿਲੀ ਵਾਰ ਆਉਣਾ 21 ਮਾਘ 1762 
ਬਿ: ਤੋਂ ਪਿੱਛੋਂ? ਹੀ ਹੋ ਸਕਦਾ ਹੈ ਤੇ ਬੀੜ ਲਿਖਣ ਵਿਚ 5 ਜਾ 6 ਮਹੀਨੇ ਜ਼ਰੂਰ ਲੌਂਗ ਗਏ ਹੋਣਗੇ । 


1. ਗੁਰ ਸਾਹਿਬ ਦਾ ਸਾਥੋ ਕੀ ਤਲਵੰਡੀ 20 ਮਾਘ ਸੰਮਤ 1762 ਬਿ: (1706 ਈ:) ਤੋਂ ਲੈ ਕੇ 29 ਕਤਕ 
1763 ਬਿ: (170 ਈ:) ਤੇਂਕ 9 ਮਹੀਨੇ 9 ਦਿਨ ਮੁਕਾਮ ਰਿਹਾ । 

2. ਭੱਟ ਵਹੀ ਅਨੁਸਾਰ ਭਾਈ ਮਨੀ ਸਿੰਘ ਆਪਣੇ ਪੋਤ੍ਰੇ ਭਾਗੂ ਸਿੰਘ ਦੀ ਵਧਾਈ ਸਮੇਂ ਜੇਠ ਸੁਦੀ ਚੌਥ 1763 
ਬਿ: ਨੂੰ ਅੰਮ੍ਰਿਤਸਰ ਸਨ । 

3. ਛੇ ਚੇਤ ਸੰਮਤ 1762 ਬਿ: (1706 ਈ:) ਨੂੰ ਚੋਲੇ ਦੀ ਸੰਗਤ ਦੇ ਨਾਮ ਲਿਖਿਆ ਹੁਕਮਨਾਮਾ ਮਿਲਦਾ 
ਰੈ ਿਲ ਤੇ ਅੱਕ 9. 1 ਵਿਨ ਪਜਿਲਂ ਅਜਕਲ ਲਿਗ ,ਇਿਹ ਸਾਵੀਟੀ ਨਲਵਭੀ 
ਪਹੁੰਚ ਕੇ ਹੀ ਲਿਖੇ ਹੋਣਗੇ । 


ਸ਼ਹੀਦ ਬਿਲਾਸ ਭਾਈ ਮਨੀ ਸਿੰਘ 1ਸਨ£ 95 


ਅੰਤਕਾ 5 
(ਬੰਸਾਵਲੀਨਾਮਾ ਭਾਈ ਮਨੀ ਸਿੰਘ ਜੀ ਸ਼ਹੀਦ, ਭੱਟ ਤੇ ਪੰਡਾ ਵਹੀਆਂ ਦੇ ਆਧਾਰ ਤੇ) 
ਸਾਂਤਲਾ! ਪੰਵਾਰ (ਪੁਮਾਰ) 
(ਗੇਂਦੀ 911 ਈ: । ਮਿਰਤੂ 850 ਈ:) 
ਇਮ ਪਦ ਦਰ] - ਦਰ ਅ 
ਮੌਘ ਮੁੰਵਾ ਸਿੰਧਲ 
(ਗੋਦੀ 950 ਈ: _ ਮ੍ਰਿਤੂ 974 ਈ: _ਗੱਦੀ 974 ਈ: 
ਮਗ 
ਭੋਜਾਂ ਧਰਮਰਾਜ 
ਗੌਂਦੀ 1018 ਈ: ਮ੍ਰਿਤੂ 1030 ਈ: 
[ ] | 


ਜੈਸੀ ਅਭੈ ਚੰਦ __ ਭੀਮ ਸੈਨ __ ਉਦੈ ਦੱਤ 
ਗੱਦੀ 1060 ਈ: ਉਪ 
ਗੋਦੀ 1108 ਈ: 


] [ 1 [ 
ਚੜ੍ਹ ਮੁਕਟ _ ਸ੍ਰੀ ਚੰਡ ਮੁਕਟ ਇੰਦਰ ਸੈਨ ਮਹਿੰਦਰ ਸੈਨ _ਸਾਂਡਲ 


ਗੱਦੀ 1152 ਈ: 
੬ ਗੁ 
ਉਦੇ ਦੀਪ£ ਭਾਨ ਪ੍ਰਕਾਸ਼ ਰਤਨਜੋਤ 


1. ਰਾਜਾ ਸਾਂਤਲ ਪੰਵਾਰ ਬੀਰ ਥਿਕ੍ਰਮਾਜੀਤ ਦੀ ਬੰਸ ਵਿਚੋ ਸੰਮਤ 968 ਬਿ: (911 ਈ:) ਨੂੰ ਧਾਰ 
ਨਗਰੀ (ਮਧਪ੍ਰਾਂਤ) ਦੀ ਰਾਜਗੱਦੀ ਤੇ ਬੈਠਾ । 

_ 2. ਰਾਜਾ ਮੌਂਘ ਦੀ ਮ੍ਰਿਤੂ ਤੋਂ ਉਪਰੰਤ, ਇਸਦਾ ਛੋਟਾ ਭਰਾ ਮੁੰਝ ਗੌਦੀ-ਨਸ਼ੀਨ ਹੋਇਆ । ਇਸ ਨੇ ਕੰਵਰ 
ਭੋਜ, ਨਾਬਾਲਗ ਭਤੀਜੇ ਨੂੰ ਆਪਣੀ ਗੋਦ ਲਿਆ । 

3. ਮੰਵ ਦੀ ਮ੍ਰਿਤੂ ਤੋਂ ਉਪਰੰਤ ਇਸ ਦੇ ਪਾਲਿਤ ਪੁਤੁ ਭੋਜ ਨੇ ਇਸ ਦਾ ਨਾਮ ਕਾਇਮ ਰੱਖਣ ਵਾਸਤੇ 
ਮੁੰਵਾਨਾ ਮੂੰਹੀ ਪ੍ਰਚਲਿਤ ਕੀਤੀ । 

4. ਭੋਜ ਦੀ ਮਾਤਾ ਦਾ ਨਾਮ ਸਵਿਤ੍ਰੀ ਸੀ । ਇਸ ਨੇ ਧਾਰ ਨਗਰੀ ਵਿਚ ਇਕ ਤਲਾਅ ਤੇ ਇੱਕ ਮੰਦਰ 
ਬਣਵਾਇਆ । ਰਯ੍ 

5. ਜੈਸੀ ਨੇ ਜਿਸ ਨੂੰ ਵਹੀਆਂ ਵਿਚੋਂ' “ਜੈ ਸਿੰਹ” ਵੀ ਲਿਖਿਆ ਹੈ, ਆਪਣੇ ਪਿਤਾ ਦੇ ਨਾਮ ਤੇ ਭੋਜਾਨਾ 
ਮੂੰਹੀ ਪ੍ਰਚਲਿਤ ਕੀਤੀ । ਇਸ ਦੀ ਬੰਸ ਦੇ ਪੰਵਾਰ 'ਮੁਵਾਨੇ ਭੋਜਾਨੇ' ਕਹਿਲਾਏ । 

6. _ ਉਦੈ ਦੀਪ ਬਹੁਤ ਪ੍ਰਤਾਪੀ ਰਾਜਾ ਸੀ, ਇਸ ਦੀਆਂ ਦੋ ਰਾਣੀਆਂ ਸਨ । ਇਨ੍ਹਾਂ ਦੋਹਾਂ ਦੇ ਘਰ ਅੰਗੜ 
ਪਿੱਛੜ, ਜਗਦੇਵ ਵੱਡੀ ਰਾਣੀ ਦੀ ਕੁੱਖੋਂ, ਤੇ ਰਣਧੌਲ ਛੋਟੀ ਰਾਣੀ ਦੀ ਕੁੱਖੋਂ ਜਨਮਿਆ । ਉਦੋਂ ਰਾਂਜਾ ਉਂਦੇ 
ਦੀਪ, ਤੀਰਥ ਯਾਤਰਾਂ ਤੇ ਗਇਆ ਹੋਇਆ ਸੀ । ਛੋਟੀ ਰਾਣੀ ਨੇ ਪੰਡਿਤ ਰਾਹੀਂ ਰਾਜੇ ਨੂੰ ਪਹਿਲੇ ਖ਼ਬਰ 
ਪਹੁੰਚਾਈ । ਇਸੀ ਕਰਕੇ ਅਗੋ' ਰਣਧੌਲ ਰਾਜ ਗੱਦੀ ਦਾ ਵਾਰਿਸ ਬਣਿਆ । 


96 ਸ਼ਹੀਦ ਬਿਲਾਸ (ਭਾਈ ਮਲ 96 


ਉਦੇ ਦੀਪ 


ਗੱਦੀ 1189 ਈ! 
[ਦੁ 
-__ ਗੌਂਦੀ 1230 ਈ: 
ਉਧਾਰ ਜੈਮਲ ___ਕੀਰਤੀਆ _ ਮਹਾਂਦੇਵ _ਅਮਰਸੈਨ 
ਗੋਦੀ 1256 ਈ: 
ਇਆ [ਈਦ 
ਅੰਬੀਆ ___? ਸ਼ਿਚ ਚਰਨ ਰਾਮਸੀ ਕੁਲਦੇਵ 
ਗੌਂਦੀ 1297 ਈ: 
] ] | 
ਲੋਈਆਂ ਮਡਨ ਕਰਮਸੀ ਅਸਧੀਰ 
ਗੌਂਦੀ 1339 ਈ: 


ਜਿ ਬਾਜੀ ਗਾ"ਹਣ] 


ਗੌਂਦੀ 1395 ਈ: 


7. ਜਗਦੇਵ ਜਿੱਥੇ ਉਹ ਉਸ ਸਮੇ' ਇਕ ਗਿਣਤੀ ਦਾ ਜੋਧਾ ਸੀ, ਉਥੇ ਉਹ ਮਹਾਂ ਦਾਨੀ ਵੀ ਸੀ । ਇਸ ਨੇ 
ਆਪਣੇ ਸੀਸ ਤੱਕ ਦਾ ਦਾਨ ਦੇ ਦਿੱਤਾ । ਇਸ ਪਰਉਪਕਾਰੀ ਦੀ ਵਾਰ ਭੱਟ ਹੁਣ ਤੱਕ ਗਾਉਂਦੇ ਹਨ । 
ਇਸ ਦੇ ਦੋ ਪੁੜ੍ਹ ਸਨ, ਵੱਡੇ ਦਾ ਨਾਮ ਥੌਲ ਤੇ ਛੋਟੇ ਦਾ ਨਾਮ ਸੋਖੋਂ ਸੀ, ਜਿਨ੍ਹਾਂ ਦੀ ਬੰਸ ਦੇ ਬੋਲ ਤੇ ਸੇਖੋਂ 
ਜ਼ਿਮੀਂਦਾਰ ਪੰਜਾਬ ਦੇ ਕੁਝ ਹਿੱਸਿਆਂ ਵਿਚ ਮਿਲਦੇ ਹਨ । 

9. ਲੋਈਏ ਪ੍ਰਮਾਰ ਦੇ ਉੱਪਰ ਦਿੱਤੇ 13 ਪੁਤੁ , ਇਕ ਦੂਸਰੇ ਨਾਲੋਂ ਗਿਣੇ ਮਿਥੇ ਸੂਰਮੇ ਸਨ। ਇਨ੍ਹਾਂ ਦੀਆਂ 
ਮੁੱਠ-ਭੇੜਾਂ ਬਹੁਤ ਕਰਕੇ ਮੁਸਲਮਾਨ ਹਮਲਾਵਰਾਂ ਨਾਲ ਹੋਈਆਂ 1 ਭੱਟਾਂ ਨੇ ਇਨ੍ਹਾਂ ਤੇਰਾਂ ਦੇ ਜਸ ਗਾਏ ਤੇ 
ਇਨ੍ਹਾਂ ਦੀਆਂ ਅੱਗੋਂ ਇਹ ੧੩ ਮੂੰਹੀਆਂ ਕਾਇਮ ਹੋਈਆਂ : 

(1) ਗਸਾਂਬੇ (2) ਬੰਝਰਉੜ, (3) ਛਉਤ, (4) ਬਸਲਉਤ, (5) ਆਂਬਗਉਤ, (6) ਲਣਸਉਤ, (7) 
ਬਾਂਕੜਉਤ, (8) ਝਰਮਲੇ, (9) ਲਕਉਤ, (10) ਨੀਬਉਤ, (11) ਕੜਉਤ, (12) ਬਨਉਤ, (13) 
ਤ੍ਰਿਕਨਉਤ। 

9. ਛਾਹੇ ਦੀ ਬੰਸ ਵਿਚੋਂ ਅਕਾਲੀ ਲਹਿਰ ਦੇ ਮੋਢੀ, ਜਥੇਦਾਰ ਬੂਟਾ ਸਿੰਘ 204 ਚੱਕ ਤਹਿਸੀਲ ਜ਼ਿਲਾ 
ਲਾਇਲਪੁਰ (ਹੁਣ ਪਾਕਿਸਤਾਨ) ਵਾਲੇ ਹਨ । 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


1 97 


[ ] | [ 
ਜਗਨਾ ਰਾਜਦੇਵ ਸੋਮਾ” ਧਰਨਾ? ਦੇਸਾ? 
| 
ਮਾਲਾ ਲਾਲਾ 
[ 
ਰਾਦਾ” ਲਾਦਾ 
[ ] 
ਲਖਮਣ ਕਾਲੂ ਆਸਲ£ 
1 1 
ਜਲਾ? ___ਨਰਸੀ ? ਤਾਰੂ 
| 1 
ਹਾਫਾ ਸੁਰਤ ਜੈਂਦੀ 
| | | 
ਚਾਹੜ ਘੁਲੀਆ ਰੁੜੀਆ ਝੰਗਾ 
[ ] | 
ਬੂੜਾ ਰਾਊ ਰਾਜਾ ਬੀਠਲ 
[ਜਿ ਦਾ < ਦਾਤ ਗੀ 
ਮੂਲਾ ਤੀਰਥਾ ਡੂੰਗਰ 


1 1 1 1 1 1 


ਬੌਲੂ, ਨਾਨੂ, ਪੂਰਾ, ਰੀਝਾ, ਦਰੀਆ, ਬਘਾ, ਗੋਪੀ, ਮਿੰਨੂ, ਲਾਲ ਚੰਦ, ਸ਼ੁਧਾ, ਜੀਤਾ, ਜੈਸੀ, ਕਾਲੂ, ਪ੍ਰੈਮਾ। 


ਬੀਂਝੇ ਪ੍ਰਮਾਰ ਦੇ ਪੰਜਾਂ ਪੁੱਤਰਾਂ ਵਿਚੋਂ ਤਿੰਨ ਪੁੱਤਰਾਂ ਦੇ ਨਾਵਾਂ ਤੋਂ ਇਹ ਤਿੰਨ ਮੂੰਹੀਆਂ ਚੱਲੀਆਂ: ਸਮਉਤ, 


ਧਰਨਉਤ ਤੇ ਦਸਉਤ । 
ਮਾਲੇ ਦੇ ਪੁੰਤਰ ਰਾਦਾ ਤੋਂ ਰਦਉਤ ਪ੍ਰਮਾਰ ਕਹਿਲਾਏ । 


._ ਕਾਲੂ ਤੋਂ ਕਾਲੂਆਣੇ ਤੇ ਆਸਲ ਤੋਂ ਅਸਲਉਤ ਮੂੰਹੀ ਪ੍ਰਚਲਿਤ ਹੋਈ । 
. ਲਖਮਣ ਦੇ ਪੁੜ੍ਹ ਜੱਲੇ ਤੋਂ ਜਲਹਾਣੇ ਤੇ ਨਰਸੀ ਤੋਂ ਨਰਸਉਤ ਪੰਵਾਰ (ਪ੍ਰਮਾਰ) ਕਹਿਲਾਏ । 


ਸ਼ਹੀਦ ਬਿਲਾਸ (ਭਾਈ ਆ 8 


ਬੱਲੂ 

ਸ਼ਹੀਦੀ | 15 ਅਪ੍ਰੈਲ 1634 ਈ: (ਅੰਮ੍ਰਿਤਸਰ) ਲੋ 
| 
ਜੇਠਾ ਸਿੰਘ, _ਦਿਆਨ ਦਾਸ, ਮਨੀ ਸਿੰਘ, _ਦਨ ਸਿੰਘ, _ਮਾਨ ਸਿੰਘ, _ਅਮੇਰ ਚੰਦ, _ਰੂਪ ਸਿੰਘ, 


11 ਅਕਤੂਬਰ, 11 ਨਵੰਬਰ 


ਸ਼ਹੀਦੀ 
24 ਜੂਨ, __ 7 ਦਨੰਬਰ _3 ਅਲ 11 ਅਕਤੂਬਰ 
1711 ਈ: 1675 ਈ: _ 1734ਈ: _ 1705 ਮਈ: 1708 ਈ: 1711 ਈ: 
ਆਲੋਵਾਲ ਦਿੱਲੀ ਲਾਹੌਰ ਚਮਕੌਰ __ਚਤੌੜਗੜ੍ਹ ਆਨੋਵਾਲ 
24 ਜੂਨ 20 ਮਾਰਚ 20 ਫਰਵਰੀ 30 ਫਲੰਬਰ 18 ਸਤੰਥਰ 
1734 ਈ: 1691 ਈ: 1686 ਈਂ: 1705ਈ! __1688ਈ: 
ਲਾਹੌਰ ਨ੍ਦੌ ਗੁਲੇਰ ਮੁਕਤਸਰ ਭੰਗਾਣੀ 
ਮਨੀ ਸਿੰਘ 


। 
| [ | | | 
ਜਤ ਸਿੰਘ, ਬੰਚਤ ਸਿੰਘ, - ਉਦੇ ਸਿੰਘ, ਅਨਿਕ ਸਿੰਘ, ਅਜਬ ਸਿੰਘ, ਅਜਾਇਬ ਸਿੰਘ, 
ਸ਼ਹੀਢੀ, 


24 ਜੂਨ 8 ਦਸੰਬਰ _ 6 ਦਸੰਬਰ __? ਦਸੰਬਰ __7 ਦਸੰਬਰ __7 ਦਸੰਬਰ 
1734 ਈ: 1705ਈ: 1705ਈ: 1705ਈ: 1705ਈ: 1705ਈ: 
ਸ਼ਹੀਦੀ 24 ਜੂਨ, (ਰਹਿਤਨਾਸੀਆ) 
1734 ਈ: ਲਾਹੌਰ 
ਚਿੜ੍ਹ ਸਿੰਘ 
[ ਰਲਾ ਦਾਲ ਜਾ” [ 
ਸਹੀਦੀ 28 ਦਸੰਬਰ ਸ਼ਹੀਦੀ 22 ਜੂਨ (ਨਿਰਮਲਾ) 
1711 ਈ: 1713 ਈ: 
ਬਿਲਸਪੁਰ (ਹਿਮਾਚਲ ਪ੍ਰ) __ ਸਢੌਰਾ 


14. ਹਾਨੂ ਸਿੰਘ ਦੀ ਸ਼ਹੀਦੀ 21 ਮਾਰਚ 1758 ਈ: ਨੂੰ ਸਰਹਿੰਦ ਦੇ ਮੁਕਾਮ ਤੇ ਭਾਈ ਮਨੀ ਸਿੰਘ ਦੀ 
ਸ਼ਹੀਦੀ ਤੋਂ 24 ਸਾਲ ਪਿੱਛੋਂ ਹੋਈ । 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


9 
1 99 


ਬਚਿਤੁ ਸਿੰਘ 
| 


[9 ਤੇ 9 3 =- ੮ ਕ| 
ਸ਼ਹੀਦੀ ਸ਼ਹੀਦੀ 
13 ਮਈ 1710 ਈ : 9 ਜੂਨ 1716 ਈ : 
ਚਪੜ ਚਿੜੀ ਦਿੱਲੀ 
ਉਦੈ ਸਿੰਘ 


| 
| | | | 


13 ਮਈ 13 ਮਈ _ 22 ਜੂਨ 22 ਜੂਨ 28 ਦਸੰਬਰ 

1710 ਈ : 1710ਈ: 1713ਈ: 1713ਈ: 1711ਈ: 

ਜ਼ਪੜਚਿਤੀ ਚਪੜਜ਼ਿਤੀ __ ਸਵੌਰਾ ਸਫੌਰਾ __ ਸ਼ਿਲਾਸਪੂਰ 
(ਹਿਮਾਚਲ ਪ੍ਰ:) 


ਨੋਟ : ਉਪਰੋਕਤ ਬੰਸਾਵਲੀਨਾਮੇ ਵਿਚ, ਭਾਈ ਮਨੀ ਸਿੰਘ ਦੇ ਭਰਾ, ਪੁੱਤਰ ਤੇ ਉਨ੍ਹਾਂ ਦੇ ਕੇਵਲ 
ਉਨ੍ਹਾਂ ਪੋਤਰਿਆਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਭਾਈ ਸਾਹਿਬ ਦੀ ਜ਼ਿੰਦਗੀ ਵਿਚ ਸ਼ਹੀਦੀਆਂ ਪਾਈਆਂ, 
ਬਾਕੀ ਸਾਰੇ ਨਾਮ ਵਾਧੂ ਫ਼ੈਲਾਉ ਦੇ ਡਰ ਤੋਂ ਛੱਡ ਦਿੱਤੇ ਗਏ ਹਨ । 


100 ਸ਼ਹੀਦ ਬਿਲਾਸ (ਭਾਈ ਮਨੀ ਸੰਪ ਸੀ 


ਹਵਾਲਾ ਸੂਚੀ 


(ਅੰਤਕਿਆਂ ਤੋਂ ਬਾਹਿਰ ਸ਼ਹੀਦ ਬਿਲਾਸ ਵਿਚ ਨਾਵਾਂ, ਥਾਵਾਂ ਤੇ ਪ੍ਰਸਿੱਧ ਪੁਸਤਕਾਂ ਦਾ ਵੋਰਵਾ) 


ਉਦਾਸੀ ਸੰਤਾਂ ਦੀਆਂ ਸਾਖੀਆਂ 36 

ਊਦਾ (ਪੰਵਾਰ) ਵੇਖੋ ਉਦੇ ਸਿੰਘ ਭਾਈ 

ਊਦਾ (ਰਠੌਰ) ਵੇਖੋ ਉਦੀਆ 

ਉਦੀਆਂ 25 (ਫੁ: ਨੋ:) 48, 67 
64 (ਫੁ: ਨੋ:), 65 

ਉਦੇ ਸਿੰਘ82 (ਫੁ: ਨੋ:) 

ਉਦੇ ਸਿੰਘ, ਭਾਈ 17, 35,36, 28 
(ਉਦਾ ਪੰਫ੍ਰਾਰ) 30, 31. ਫੁ: ਨੌ: 
41 ਫੁ: ਨੋ: 42, 43. 65 ਫੁ: ਨੋ: 


34, 30, 74, 70, 81 
ਅਸਿਧੀਰ 19 ਫੁ: ਨੋ: 
ਅਹਿਮਦ ਸ਼ਾਹ 35 
ਅਕਬਰ ਬਾਦਸ਼ਾਹ 21 
ਅਕਾਲ ਪੁਰਖ਼ੀਏ, ਨਿਹੰਗ 82, 83 
ਅਕਾਲ ਸ਼ੁੰਗਾ 28, 37, 70, 71 
(ਅਕਾਲ ਤਖ਼ਤ) 75, 81, 85 
ਅਕੋਈ, ਨਗਰ 13 
ਅਖ਼ਬਾਰਾਤ, ਦਰਬਾਰ ਮੁਐਂਲਾ 9 ਫੁ: ਨੋ: 
73 ਫੁ: ਨੋ: 
ਅੰਗਦ, ਗੁਰੂ 20 
37, 31, 32, ਫੁ: ਨੋ: 41 ਫੁ: ਨੋ, 
71 ਫੁ! ਨੋ! 
ਅਬਦੁੱਸਮਦ ਖਾਨ 35 
ਅੰਬਾਲਾਂ 7 ਫੁ: ਨੋ:, 62 ਫੁ: ਨੌ: 


ਸ਼ਹੀਦ ਬਿਲਾਸ ਭਾਈ ਮਨੀ ਸਿੰਘ 


ਅਜਬ ਸਿੰਘ ਭਾਈ 26 ਛੁ: ਨੰ:, 27,30, 31, 
32, ਫੁ: ਨੋ:, 41 ਫੁ: ਨੋ:, 71 
ਫੁ: ਨੋ: 71 ਫੁ: ਨੋ: 

ਅਜਮੇਰ ਚੰਦ ਕਹਿਲੂਰੀ, 
ਰਾਜਾ 30, 67, 69, 68 

ਅਜਾਇਬ ਸਿੰਘ, ਭਾਈ 26 ਫੁ: ਨੋ:, 27 

31, 31, 32, ਫੁ: ਨੋ:, 41 ਫੁ: ਨੋ:, 

71, ਫੁ: ਨੌ: 

ਅਜੀਤ ਸਿੰਘ, ਸਾਹਿਬਜ਼ਾਦਾ 30, 

72 ਫੁ: ਨੋ:, 84 ਫੁ: ਨੋ: 

ਅਜੀਤ ਸਿੰਘ ਪਾਲਿਤ 9 ਫੁ: ਨੋ:, 36 
37, 38. 73 ਫੁ: ਨੋ: 80, 84 

ਅਜੀਤ ਸਿੰਘ ਰਾਜਾ 6, 63 


(ਮੀ ਣਆਂ ਦੀ-ਦੇਖੋ ਸੋਝੀ ਹਰਿ ਜੀ) 

ਅਤਿ੍‌ਿ 17 ਫੁ: ਨੋ:, 76 ਫੁ: ਨੈ: 

(ਤ੍ਰਿਸ) 

ਅਨੰਦਗੜ੍ਹ ਕਿਲ੍ਹਾ 30, 48 ਫੂ: ਨੋ: 

ਅਨੰਦਪੁਰ - ਵੇਖੋਂ ਆਦਿ ਸਿੰਘਾਸਨ 

ਅਨੰਦਪੁਰ ਨਗਰ 10 ਫੁ: ਨੋ:, 26, 29 
30, 42 ਫੁ: ਨੋ:, 43, 59, 59 
63 ਛੁ: ਨੌ:, 66, 68,71, 72 
74, 94 ਫੁ: ਨੋ: 

ਅਨਿਕ ਸਿੰਘ, ਭਾਈ ੨੬ ਫੁ: ਨੋ:, 27, 
25 ਫੁ: ਨੋ:, 26, 27, 31, 54, 
55, 56, 58, 66 ਛੁ: ਨੋ: 

ਅਲੀਪੁਰ, ਘੱਲਵਾਂ 56 ਫੁ: ਨੋ: 

ਆਈਨਾ, ਖੇਮਕਰਨ 36 ਫੁ: ਨੌ: 


101 
232 101 


ਅੰਬੀਆ 19 ਫੁ: ਨੋ: 

ਅਭੈ ਚੰਦ 19 ਫੁ: ਨੋ: 

ਅਭੇ ਰਾਮ, ਸੋਢੀ 29 ਫੁ: ਨੋ: 

ਅਮਰ ਗੁਰੂ 20 

ਅਸਰ ਸਿੰਘ, ਭੇਂਟ 42 ਫੁ: ਨੋ: 

ਅਮਰ ਸਿੰਘ, ਮਹੰਤ 36 ਫੁ: ਨੋ:, 37 

81, 82 ਫੁ: ਨੋ:, 83 ਫੁ: ਨੋ: 

ਅਮਰ ਸਿੰਘੀਏ 82 

(ਬੰਦਈ ਖਾਲਸਾ) 

ਅਮਰ ਚੰਦ (ਭਾਈ) ਵੇਖੋ ਅਮਰੂ ਭਾਈ 

ਅਮਰੂ, ਭਾਈ, 25, 54 

(ਅਮਰ ਚੰਦ) 

ਅਮ੍ਰਿਤਸਰ 5, 8, 9, 10 ਫੁ: ਨੋ: 
(ਗੁਰੂ ਚੱਕ) 11 ਫੁ: ਨੋ:, 12, 13 
20 ਫੁ: ਨੋ:, 28, 29, 31, 32, 33 
34, 35, 36, 37, 38, 39, 40 
48, 49, 53, ਛੁ: ਨੌਂ:, 69 ਫੁ: ਨੋ: 70 
72, 74, 75, 76 ਫੁ: ਨੋ: 7 
78, 79, 80 84, 85, 86, 89 
90, 92, 9 ਫੁ: ਨੌ: 

ਅਮ੍ਰਿਤਸਰ, ਦੂਜਾ 11, 12 
(ਚੋਲਾ ਬਾਗ) 

ਅਜਰਨ ਗੁਰੂ 20, 24, 28 ਫੁ: ਨੋ: 
29 ਫੁ: ਨੋ:, 46. 8 

ਅਰੁੰਧਿਤਿ, ਮਾਤਾ 17 ਫੁ: ਨੋ: 

ਅਲੀਗਢ-ਵੇਖੋ ਅਲੀਪੁਰ (ਉੱਤਰੀ) 

ਅਲੀਪੁਰ ਉੱਤਰੀ 8, 18, 22 

ਸੰਗਰਾਮ ਸਿੰਘ, ਚਪੜਚਿੜੀ ੪੩ ਫੁ: ਨੋ: 

ਸੰਗਰਾਮ ਸਿੰਘ, ਬੀਰ, 6, 41, 42, 92 

ਸੰਗਰੂਰ 83 ਫੁ: ਨੌ: 

ਸੰਗੋ ਸ਼ਾਹ 68 ਫੁ: ਨੋ: 

ਸ਼ਠਿਆਲਾ, ਨਗਰ 16 

ਸੰਤ ਸਿੰਘ 20, 92 ਫੁ: ਨੌ: 

ਸਤਵੀ', ਪਾਤਸ਼ਾਹੀ-ਮੀਣਿਆਂ ਦੀ 29 ਫੁ: ਨੌ: 
(ਸੋਢੀ.ਮੇਹਰਥਾਨ) 

ਸਤਿਰੁਦਨ, ਨਦੀ 67 ਫੁ: ਨੋ: 


102 


ਆਗਯਾ ਰਾਮ, ਭਾਈ 60 ਫੁ: ਨੋ: 
ਆਜ਼ਮ ਸ਼ਾਹ 73 ਫੁ: ਨੋ: 
ਆਡੂ, ਬੰਜਲਉਂਤ 79 ਫੁ: ਨੌ: 
ਆਦਿ ਸਿੰਘਾਸਨ, ਦਮਦਮਾ 85 ਫੁ: ਨੌ: 
(ਅਨੰਦਪੁਰ) 59, 60 ਫੁ: ਨੌ: 
ਆਦਿ ਬੀੜ, ਕਰਤਾਰਪੁਰ 24 ਫੁ: ਨੌਂ:: 
ਆਦਿ ਬੀੜ, ਦੇਹਰਾਦੂਨ 62 ਫੁ: ਨੋ: 
ਆਂਬਾ 19 ਫੁ: ਨੋ: 
ਆਲਮ ਸਿੰਘ 81 
ਆਲਿਮ-ਵੇਖੋ ਆਲਮ ਸਿੰਘ (ਨੌਚਨਾ) 
ਆਲਿਮ ਸਿੰਘ, ਨੌਚਨਾ 27, 30, 
43 ਫੁ: ਨੋ: 
ਆਲੋਵਾਲ, ਨਗਰ 5, 9 ਛੁ: ਨੋ: 
41 ਫੁ: ਨੋ:: 42 ਫੁ: ਨੋ: 
ਔਰੰਗਜ਼ੇਬ 73 ਫੁ: ਨੌ: 
ਇਤਿਹਾਸਕ ਪਤ੍ਰ 48 
ਇੰਦਰ 20 
ਇੰਦੂ ਸੈਨ 9 ਫੁ: ਨੋ: 
ਈਸ਼ਰ ਸਿੰਘ 30 
ਏਮਨਾਬਾਦ 87 ਫੁ: ਨੌ: 
ਸਹਿਜ ਸਿੰਘ, ਤ੍ਰਿਹਨਿ 9 
ਸੰਗਤ ਸਾਹਿਬ, ਬਾਬਾ 63 ਫੁ: ਨੌ: 
ਸੰਗਤ ਸਿੰਘ 69 
(ਸੰਗਤੀਆਂ) 
ਸੰਗਤ ਸਿੰਘ, ਬੰਦਈ 83. 81 
92 ਫੁ: ਨੋ: 
ਸੰਗਤ ਸਿੰਘ, ਲਾਡਵਾ 6, 92 
ਸਾਹਿਬ ਕੌਰ, (ਸਪਤਨੀ ਬਾਬਾ ਬੰਦਾ ਸਿੰਘ) 
81 ਫੁ: ਨੋ:, 82 ਫੁ: ਨੋ: 
ਸਾਹਿਬ ਦੇਵਾਂ, ਮਾਤਾ 34, 37, 84 ਛੁ: ਨੌ: 
(ਸਾਹਿਬ ਕੋਰ) 
ਸਾਹਿਬ ਰਾਇ 86 
ਸਾਹੂ 21 
ਸਾਖੀਆਂ, ਭਾਈ ਬਖ਼ਤ ਮਲ 75 ਫੁ: ਨੌ: 
ਸਾਂਡਲ 19 ਫੁ: ਨੋ: 
ਸਾਦੂ 64 ਫੁ: ਨੋ: 


ਸ਼ਹੀਦ ਬਿਲਾਸ ਭਾਈ ਮਨੀ ਸਿੰਘ 


232 102 


ਸਤੀ ਦਾਸ 26, 60 ਫੁ: ਨੌਂ: 

ਸੰਤੋਖ ਸਿੰਘ, ਹਜ਼ੂਰੀ 33 

ਸਤੋਖ ਸਿੰਘ, ਭਾਈ 26 

ਸੱਦਾ ਸਿੰਘ 13 

ਸਪਤ ਦੀਪ 19 ਫੁ: ਨੋ: 

ਸਪਤ ਮੁਕਟ 19 ਫੁ: ਨੌ? 

ਸਫ਼ਚਨਾਮਾ ਅਫ਼ਗਾਨੀ 48 ਛੁ: ਨੋ: 

ਸਫੀਦੋਂ, ਨਗਰ 21 

ਸਬਲਾ, ਭਾਈ 38, ਫੁ: ਨੋ: 75 ਫੁ: ਨੋ: 

ਸਯਾਮ ਸਿੰਘ, ਕਲਾਲ ੩੭ 

ਸਰਹੰਦ 20, 38, 72, 73 ਫੁ: ਨੋ;, 80 
(ਸੀਰੰਦ) 

ਸਰਧਾ ਸਿੰਘ 92 ਫੂ: ਨੋ: 

ਸਿਰਮੌਰ ਪਰਗਨਾ, 17, 18. 64 


ਸਰੂਪ ਦਾਸ, ਭੱਲਾ 23 ਫੁ: ਨੋ:, 36 ਫੁ: ਨੌ: 
5 ਛੁ: ਨੋ:, 67 ਫੁ: ਨੋ:, 69 ਫੁ: ਨੋ: 
ਸਰੋਟਾ, ਪਿੰਡ ੪੫ ਫੁ: ਨੋ:, 59 ਛੁ: ਨੋ: 


ਜਵਾਨਿਹ ਉਮਰੀ 75 ਫੁ: ਨੋ:ਕ੍ਰਿਤ ਰਾਮ ਚੰਦ ਪੁਰੋ) 
ਸਾਹਿਬ ਸਿੰਘ, ਪਿਆਰਾ, 31 

ਸਾਹਿਬ ਸਿੰਘ, ਰੁਹਤਾਸੀ 37, 65, 84 

(ਸਾਹਿਬ ਚੰਦ) 83, 84. ਫੁ: ਨੋ? 

ਸਾਬੋ ਕੀ ਤਲਵੰਡੀ 10 ਫੁ: ਨੋ: 

(ਦਮਦਮਾ ਸਾਹਿਬ) ੩੩ ਫੁ: ਨੌਂ: 
ਸਿਆਲਕੋਟ 75 ਫੂ: ਨੋ; 
ਸਿੱਖਆੜਾ, ਨਗਰ 42 
ਸਿੰਹ ਧੋਲ 19 ਫੂ: ਨੋ: 46, 72 

ਸਿੱਖਾਂ ਦੀ ਭਗਤ ਮਾਲ ੪੯ ਫੁ: ਨੋ:, 50 
(ਭਗਤ ਰਤਨਾਵਲੀ) (ਅਨੰਦਪੁਰ) 
ਸੀਤੂ 22 ਫੁ: ਨੋ:, 56 ਫੁ: ਨੋ: 

ਸੀਤੋਂ ਬਾਈ 23, 26, 31 

ਸੁਹੇਲਾ 21 

ਸੁੱਖਾ 19, 21 

ਸੁੱਖਾ ਸਿੰਘ 60 ਫੁ: ਨੋ: 

(ਕਰਤਾ ਗੁਰਬਿਲਾਸ ਪਾਤਸ਼ਾਹ 10) 

_ ਸੁੱਖਾ ਸਿੰਘ, ਭਾਈ 45 

ਸੁੱਖਾ ਸਿੰਘ, ਮਾੜੀ ਕੀ ਕੰਥੋ 81 

ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


ਸੁਜਾਨ ਸਿੰਘ 13 

ਸੁੰਦਰ 21 

ਸੁੰਦਰੀ, ਮਾਤਾ ੯ ਫੁ: ਨੋ:, 10 ਫੁ: ਨੋ:, 11 

ਫੁ: ਨੋ:, 36, 37, ਫੁ: ਨੋ:, 41,81 

ਸੁਦਾਸਾ 0 

ਸੁਨਾਮ, ਨਗਰ 7 ਫੁ: ਨੌ: 

ਸੁਧਾਸਰ 70, 71, 72, 73, 1, 88, 89 
(ਅੰਮ੍ਰਿਤਸਰ) 

ਸੀਸ ਗੰਜ, ਗੁਰਦੁਆਰਾ 63 ਫੁ: ਨੌ; 

ਸੁਬੇਗ ਸਿੰਘ, ਜੰਬਰ 38, 44. 85 

ਸੁਮੇਰ ਸਿੰਘ, ਭੱਲਾ 27 

ਸੁਰਿੰਦਰ ਸਿੰਘ, ਕੋਹਲੀ 7 

ਸੁਲੱਖਣੀ, ਮਾਤਾ 23 ਫੁ: ਨੋ:, 57 ਫੁ: ਨੋ: 
58 ਫੁ: ਨੋ: 

ਸੂਰਤ ਸਿੰਘ, ਸੂਰੀ 38, 75, 75 

ਸੇਵਾ ਸਿੰਘ, ਬਾਠ 33 ਫੁ: ਨੋ:, 47, 50 


(ਸੋਹਣਾ) 

ਸੋਹਨ ਜੀ 10 ਫੁ: ਨੋ:, 33 ਫੁ: ਨੋ:, 36, 
47, 48,50 

ਸੋਂਧਾ, ਰਾਂਗੜੀ 20 

ਸੋਂਧਾ, ਕਵੀ 58 ਛੁ: ਨੋ: 

ਸ਼ਸ਼ੀ ਵੱਸ ਵਿਨੋਦ 7 ਫੁ: ਨੋ: 

(ਬੇਦੀ ਗਣੇਸਾ ਸਿੰਘ) 

ਸ਼ਹੀਦ ਗੰਜ (ਲਾਹੌਰ 44 

ਸ਼ਹੀਦੀ ਜੀਵਨ (ਕ੍ਰਿਤ ਗੁਰਬਖ਼ਸ਼ ਸਿੰਘ ਝਬਾਲੀਆਂ) 
31 ਫੁ: ਨੋ: 

ਸ਼ਰਧਾ ਪੂਰਨ-ਦੇਖੋ ਸ੍ਰੀ ਗਰੂ ਸ਼ਬਦ ਸਿੱਧੀ 

ਸ਼ਾਹ ਜਹਾਨ 19, 20, 21, 25, 65, ਫੂ: ਨੌ: 
(ਸ਼ਾਹ-ਚੁਗਤਾ) 

ਸ਼ਾਹ ਨਿਵਾਜ ਖਾਨ ੩੫ 


103 
232 103 


ਸ਼ਾਹੀ ਟਿੱਬੀ 30 ਫੁ: ਨੋ; (ਝਖੀਆੰ) 
ਸਿਵ ਚਰਨ !9 ਛੁ: ਨੋ: 

ਸ਼ੀਹਾਂ ਸਿੰਘ, ਭਾਈ 48 

ਸ਼ੀ ਗੁਰਦੁਵਾਰੇ ਦਰਸ਼ਨ 7 ਛੁ: ਨੋ: 
ਸੀ ਗੁਰੂ ਸ਼ਬਦ ਸਿੱਧੀ 49, 0 (ਸ਼ਰਧਾ ਪੂਰਨ) 
ਸੀ ਕੰਠ 13 

ਸ੍ਰੀ ਖੇਮੀ 26 ਫੁ: ਨੋ: 

ਸਹੀ ਚੰਡ ਮੁਕਟ 19 ਫੁ: ਨੌ: 

ਸੂਹੀ ਚੰਦ ੫੯ 

ਸ੍ਰੀ ਨਗਰ (ਗੜ੍ਹਵਾਲ) 61 ਫੁ: ਨੋ: 
ਸ਼ੇਰ ਸਿੰਘ30 
ਹਕੀਕਤ ਰਾਇ ੩੮ ਫੁ: ਨੋ: 84 


ਹੱਥ ਲਿਖੀ ਆਦਿ ਬੀੜ, ਬੁਰਹਾਨਪੁਰ 84 ਫੁ: ਨੌ: 


ਹਮੀਰ ਸਿੰਘ 13 
ਹਰਸਾ-ਵੇਖੋ ਹਰਿ ਸਹਾਇ ਹਾਕਮ ਪੌਟੀ 
ਹਰਮੰਦਰ 10, 12, 28, 29, 70, 71,71, 
81, ਫੂ: ਨੌ: 85, 89, 90 
ਹਰਿ ਸਾਹਿਏ, ਹਾਕਮ ਪੌਟੀ 24, 75, 76 
ਹਰਿ ਕ੍ਰਿਸ਼ਨ ਗੁਰੂ ੨3, 57, 56.ਫੁ: ਨੇ: 
ਹਰਿ ਗੋਪਾਲ, ਸੋਢੀ 28, 68, ਫੁ: ਨੋ: 
ਹਰਿ ਗੋਬਿੰਦ, ਗੁਰੂ 19, 20, 28, 29, 
22 ਛੁ: ਨੋ: 47, 48, 54,5 
ਹਰਿ ਜੀ, ਸੋਢੀ 28, 29, 69, 73 
ਹਰਿ ਜੀ, ਪਰੋਰਤ 19 
ਹਚਿਦਵਾਰ (ਗੰਗਾਂ ਜੀ) 25, 26, 46 
ਹਰਿਦਾਸ, ਭਾਈ 66 ਫੁ: ਨੌ: 
ਹਰਿਨਿਰੰਜਨ-ਵੇਖੋ ਨਿਰੰਜਨ ਰਇ ਹੰਦਾਲੀਆ 
ਹਰਿ ਰਾਇ ਸਾਹਿਬ, ਗੁਰੂ 22, 2, 55, 57, 58 
ਫੁ: ਨੋ: 
ਹਰੀ ਸਿੰਘ ਕਟੋਚੀ 69 
ਹਰੀ ਸਿੰਘ ਪੰਵਾਰ 42 ਫੂ: ਨੋ: 
ਹਰੀ ਸਿੰਘ, ਭਂਟ 5 
ਹਰੀ ਚੰਦ 4 ਫੁ: ਨੋ:, 54 
ਹੜੋਤੀ, ਦੇਸ 93, ਫੁ: ਨੋ: 
ਹਾਲੂ ਸਿੰਘ ਹਜਾਵਤ 7? ਫੁ: ਨੌ: 
ਹਾਫਾ 18 


104 


ਹਾੜੀ 22 ਫੁ: ਨੋ:, 56 ਫੁ: ਨੋ: 
ਹਿਸਾਰ 93 ਫੂ: ਨੌ: 
ਹਿਮਾਚਲ ਪ੍ਰਦੇਸ਼ 17 
ਹੀਰਾ ਨੰਦ 26 
ਹਸੈਨੀ ਖਾਨ 69, 6 
ਰੇਖਾਂ 22 ਫੁ: ਨੌ:, 56 ਫੁ: ਨੋ: 
ਕੰਸ1 
ਕਸ਼ਮੀਰ 59 ਫੁ: ਨੰ: 
ਕਸੂਰ-ਵੇਖੋ ਕਸ ਪੁਰ 
ਕਹਿਲੂਰ, ਗਿਆਸਤ 28. 64, 68 
ਕਟੋਚ 8 
ਕਥਾ, ਗੁਰੂ ਜੀ ਕੋ ਸੁਤਨ ਕੀ 72 ਫੁ: ਨੌ: 
ਕਪਾਲ ਮੋਚਨ 65 
ਕੰਥੋਵਾਲ 7, 9, 14 
ਕਰਸਿੰਧੂ ਨਗਰ 5 
ਕਰਸਿੰਧੂ, ਭੇਂਟ ਵਹੀ 21, 42 ਫੂ: ਨੌ: 
ਕਰਤਾਰਪੁਰ (ਜਲੰਧਰ) 20 ਫੁ: ਨੌ: 
ਕਰਨ ਸਿੰਘ 79 ਛੁ: ਨੋ: 
ਕਰਨਾਲ 13, 93 ਛੁ: ਨੋ: 
ਕਰਮਸੀ 19 ਫੁ: ਨੌ: 
ਕਰਮਟ 19ਫੁ: ਨੋ: 
ਕਰਮਾ, ਛੀਨਾ 86 
ਕਲਮ, ਤ੍ਰਿਯਾ 20 
ਕਲਾਨੌਰੀਆ ਲਖਤ ਰਾਇ 8? ਫੁ: ਨੌ: 
ਕਵਲ ਨੈਨ 69 ਫੁ: ਨੋ: (ਕੌਲ ਜੀ, ਸੌਢੀ) 
ਕਾਨ ਸਿੰਘ 81 
ਕਾਨ੍ਹ ਸਿੰਘ ਨਾਭਾ 7 
ਕਾਨ੍ਹਾ ਕਾਛਾ 7, 16, 
ਕਾਬਲ 11 ਫੁ: ਨੋ:, 48 
ਕਾਰੜੂ, ਨਗਰ 7 ਫੁ: ਨੋ:: 
ਕਾਲਾ, ਚੌਧਰੀ 7, 14, 14 
ਕਾਲਾ, ਪਿੰਡ 53 ਛੁ: ਨੋ: 
ਕਾਲਾਂ ਸਿੰਘ-ਦੇਖੋ ਕਾਲਾ ਚੌਧਰੀ 
ਕਾਲੂ, ਭਾਈ 7 ਫੁ: ਨੌ: 
ਕ੍ਰਿਸ਼ਨ ਮੁਰਾਗੀ 67 

ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 

28੬€ 104 


ਕ੍ਰਿਸਨਾਵਤਾਰ 44, 62 (ਕ੍ਰਿਸ਼ਨ ਚਰਿਤਰ) 
ਕਿਰਪਾਲ ਸਿੰਘ, ਬਾਬਾ 8, 9, 80 
ਕਿਰਪਾ ਸਿੰਘ ੫੯ (ਕਿਰਪਾ ਰਾਮ) 
ਕੀਰਤ, ਸ਼ਹੀਦ 5, 21, 93, ਫੁ: ਨੌ: 
ਕੀਰਤ ਸਿੰਘ 27 ਫੁ: ਨੋ:, 50, 70, 79 

ਫੁ: ਨੋ: 81 
ਕੀਰਤੀਆਂ 19 ਫੁ: ਨੋ: 
ਕੀਰਤਪੁਰ, ਨਗਰ 22. 28, 30, 55, 57 
ਕੁਸਪੁਰ (ਕਸੂਰ) 16, ?8 ਫੁ: ਨੋ:, 81 ਫੁ: ਨੋ: 
ਕੁਰਖਛੇਤਰ 17, 18, 59 ਫੁ: ਨੋ: 


ਕੇਸਰ ਸਿੰਘ, ਕੋਸ਼ਿਸ ੫ 
ਕੇਸਰ ਸਿੰਘ ਫ਼ਿੱਥਰ 8, 9, 10, 11, 12 
(ਬੰਸਾਵਲੀ ਨਾਮਾ) 
13. 24,34, 35, 39.40 
46, 53, ”0: ॥0:, 59 ]੫: 10: 68ੈ 
ਫੁ: ਨੋ:, 74 ਫੁ: ਨੋ: 84 ਫੁ: ਨੌ: 


ਕੋਇਰ ਸਿੰਘ 14, 16. 40, 45 
60 ਫੁ: ਨੌ:, 68 ਫੁ: ਨੌ:, 84 ਫੁ: ਨੋ: 
92 ਫੁ: ਨੋ: 
ਕੋਇਰ ਸਿੰਘ, ਚੰਦਰਾ 27 ਫੁ: ਨੌ:, 70 
ਕੋਟਲਾ, ਨਿਹੰਗ 32 ਫੁ: ਨੋ: 
ਕੋਲਾ, ਹਜਾਵਤ 79 
ਕੋਲ ਜੀ ਸੋਢੀ-ਦੇਖੋ ਕਵਲ ਨੈਨ 
ਥੰਡੂਰ ਸਾਹਿਬ 36, ਫੁ: ਨੋ: 
ਖੜਗ ਸਿੰਘ 62 
ਖਾਨ ਬਹਾਦਰ ਵੇਖੋ ਜ਼ਕਰੀਆ ਖਾਨ 
ਖ਼ਾਨਦੇਸ, (ਮਧ ਪ੍ਰਾਂਤ) 17, 18, 19 
ਖੁਰਵਧੀ, ਨਗਰ 58 ਫੁ: ਨੋ: 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


(ਦੇਹਰਾਦੂਨ) 61 ਫੁ: ਨੋ: 

62 ਫੁ: ਨੋ; 63 
ਖਿਆਲ (ਪਾਤਸ਼ਾਹੀ 10) 32 ਫੁ: ਨੋ: 
ਖੇਮ ਕਰਨ 81 ਫੁ: ਨੌ: 
ਖੇਮਾ, ਚੰਦਨੀਆ 25, 64, ਛੁ: ਨੋ: 
ਖੈਰਪੁਰ, ਸੌਯਦਾਦ ੫੬ ਫੁ: ਨੋ: 57 
ਗਗਨ ਸਿੰਘ, ਭਾਈ 48 


ਗੰਭੀਰ, ਨਦੀ 41 ਫੁ: ਨੌ: 

ਗੂੰਘ ਸਾਹਿਬ ਗੁਰੂ 5, 15, 21, 24, 27, 29, 
46, 50, 59 ਫੁ: ਨੋ:, 60 ਫੁ: ਨ0: 69, 
70, 71 78, 82 

ਗਰਜਾ ਸਿੰਘ ਨਿਰਮਲਾ 0 

ਗਾਬਾ, ਗਿਲ 86 

ਗਿਆਨ ਸਿੰਘ, ਗਿਆਨੀ 7, 12,113, 
14, 15, 16, 24. 25, 46 

ਗਿਆਨ ਪ੍ਰਬੋਧ (ਪਾ : 10) 22 

ਗਿਆਨ ਰਤਨਾਵਲੀ 33 ਫੁ: ਨੈ: 46, 47, 48, 
49, 50 

ਗਿਰੀ, ਨਦੀ 65 

ਗੁਜਰਾਤ 38 ਫੁ: ਨੋ: 

ਗੁਜਰਾਂਵਾਲਾ 87 ਫੁ: ਨੋ: 

ਗੁਜਰੀ, ਮਾਤਾ 65 

ਗੁਰਦਾਸ, ਭਾਈ 11 ਫੁ: ਨੋ: 28, 46, 47, 48. 
49, ਫੁ? ਨੋ: 

ਗੁਰਦਾਸ ਨੰਗਲ 36 ਫੁ: ਨੋ: 

ਗੁਰਦਿਤ ਸਿੰਘ, ਗਿਆਨੀ 7 

ਗੁਰਦਿੱਤਾ ਬਾਬਾ 23 ਫੁ: ਨੌ:, 58 ਫੁ: ਨੋ: 

ਗੁਰਦਿੱਤਾ, ਰੌਧਾਵਾ 60 ਫੁ: ਨੌ: 

ਗੁਰਪੂਣਾਲੀ 58 ਫੁ: ਨੋ: (ਕ੍ਰਿਤ ਸੌਂਧਾ ਕਵੀ) 

ਗੁਰ ਪ੍ਰਣਾਲੀ 33 ਫੁ: ਨੋ:: 47 ਫੁ: ਨੌ: 

105 


232 105 


(ਕ੍ਰਿਤ ਗੁਲਾਬ ਸਿੰਘ ਨਿਰਮਲਾ) ਚੰਦਰ ਬੰਸੀ 17. 18. 19. 21, 79 ਫੁ: ਨੌ: 


ਗੁਰ ਪ੍ਰਤਾਲ (ਸੂਰਜ ਗੂੰਥ) 27, 31 ਚਮਕੌਰ ਸਾਹਿਬ 32 ਫੂ: ਨੋ:, 41, ਫੁ: ਨੋ: 
ਗੁਰਬਖਸ਼, ਹਜੂਰੀ 63 ਫੁ: ਨੋ: 59 ਫੁ: ਨੋ: 
ਗੁਰਬਖਸ਼, ਮਸੰਦ 64 ਚਮਾਰੀ ਪਿੰਡ 37 
ਗੁਰਬਖਸ਼ ਸਿੰਘ 33 ਚਪੜ ਚਿੜੀ 43 ਫੁ: ਨੋ: 
ਗੁਰਬਖਸ਼ ਸਿੰਘ ਛਿੱਬਰ ੬, 10, ਚਾਹੜ 5 ਫੁ: ਨੌ: 18 
ਫੁ: ਨੋ: 39 ਚਿੱਤੂ (ਚਿੱਤਰ ਸਿੰਘ) 25, 26, 30, 40,41 
ਗੁਰਬਖਸ਼ ਸਿੰਘ ਝਬਾਲੀਆਂ 31 ਫੁ: ਨੋ: ਫੁ! ਨੋ: 65 
ਗੁਰਬਖਸ਼ ਸਿੰਘ ਭਾਈ ੬ ਫੁ: ਨੋ: ਚੂਹੜ ਮੇਲ, ਓਹਰੀ 34, 73, 74, 75, 76, 
26 ਫੁ: ਨੋ:, 42 ਫੁ: ਨੋ:, 92ਫੁ: ਨੋ: $7, 79, 81 ਯੂ: ਨੈ: 
ਗੁਰਮੁਖ ਸਿੰਘ 92 ਫੁ: ਨੌ: ਚੋਖਾ, ਭਟ 18, 19, 20, 21 
ਗੁਰੀਆ. ਚੁਹਾਣ 26 ਫੁ: ਨੋ: ਚੋਲਾ ਬਾਗ-ਦੇਖੋਂ ਅੰਮ੍ਰਿਤਸਰ ਦੂਜਾ 
ਗੁਰੂ ਕਾ ਕੋਠਾ 69 ਫੁ: ਨੌ: ਚੈਂਚਲ ਸਿੰਘ 30 
ਗੁਰੂ ਕੀ ਭੋਆ 64 ਫੁ: ਨੌ: (ਬੀਬੀ ਵੀਰੋ) ਚੈਨ ਸਿੰਘ 91 
ਗੁਰੂ ਚੇਂਕ-ਦੇਖੋ ਅੰਮ੍ਰਿਤਸਰ ਚੌਪਤ ਰਾਇ 
ਗੁਲਜ਼ਾਰ ਸਿੰਘ 27 ਫੁ: ਨੋ:, 39, 70, 87. (ਚੋਂਪਾ ਸਿੰਘ 24, 46,59. ਫੁ: ਨੋ: 67) 
91, 92 ਛੱਜੂ ਸਿੰਘ, ਭੇਂਟ 6, 93 
ਗੁਲਾਬ ਸਿੰਘ ਸੇਠੀ 11 ਫੁ: ਨੋ:. 49 ਛਾਹਾ 19 ਫੁ: ਨੌ: 
ਗੁਲਾਬ ਸਿੰਘ ਬਖਸ਼ੀ 85 ਛੇਵੀਂ ਪਾਤਸ਼ਾਹੀ ਮੀਣਿਆਂ ਦੀ-ਪ੍ਰਿਥੀ ਚੰਦ 
ਗੁਲੇਰ, ਨਗਰ 41 ਫੂ: ਨੋ: 29 ਫੁ: ਨੋ: 
ਗੁਲੇਰੀ 68, 69 (ਰਾਜ ਸਿੰਘ 'ਗੋਪਾਲ'_ ਜਸਵਾਂਰੀ, ਗਾਮ 21 
ਗੋਤਮ 26 ਫੁ: ਨੋ:, 27 ਫੂ: ਨੋ: ਜਹਾਂਦਾਰ ਸ਼ਾਹ 35 
ਗੋਦੜ ਫਕੀਰ 8 ਜਗਤ ਸਿੰਘ 41 ਫੁ: ਨੋ: 54 (ਜਗਤੂ) 
ਗੋਧੂ 23 ਫੁ: ਨੌ:, 76 ਫੁ: ਨੌ: ਜਗਦੇਵ 19 ਗੁ: ਨੋ: 
ਗੋਬਿੰਦ ਸਿੰਘ ਗੁਰੂ 8, 11, ਗੁ: ਨੋ: 12, ਜਗਨਾ 17 
13, 19, 23. 24. 26, 27,32. 33, ਜਗੂ, ਹਜਾਵਤ 79 ਫੁ: ਨੌ: 
34, 46. 49, 50. 58, ਜਨਮ ਸਾਖੀ (ਮਿਹਰਵਾਨ ਵਾਲੀ) 47 ਫੁ: ਨੌ: 


59, ਫੁ: ਨੋ:, 60 ਫੁ: ਨੋ: 61, 62, ਫੁ: ਨੋ: ਜਨਮੇਜਾ, ਰਾਜਾ 22 ਫੁ: ਨੋ: 
63, 64, 65, 66 ਫੁ: ਨੋ:, 67, 7, ?2. __ਜਪਜੀ ਸਾਹਿਬ 49,50 


73 ਫੁ: ਨੋ: 74, 80, 82, 84 ਫੁ: ਨੋ: ਜੰਬਰ, ਪਿੰਡ 85 ਫੁ: ਨੋ: 
ਗੋਰਖਪੁਰ 5 ਫੁ: ਨੌ: ਜਸਮੈਦ ਖਾਨ 73 ਫੁ: ਨੋ: 
ਗੋਰਾ 19 ਫੁ: ਨੌ: ਜਮਨਾ, ਨਦੀ 43, 61 65 
ਗੋਲੂ 19 ਜਮਦਗਨਿ 17 ਫੁ: ਨੋ? 
ਘਘਰ, ਨਦੀ ਛੂ: ਨੋ: ਰੁ ਜੰਮੂ 42, 81 ਫੁ: ਨੋ: 
ਘਰਾਂਚੋ, ਨਗਰ 69 ਫੁ: ਨੌਂ: ਜਲੰਧਰ 20 ਛੁ: ਨੋ: 34 
ਚੰਦਰ 58, 65 (ਚੰਦਨ ਰਾਇ) ਜੌਲਾ 20 
106 ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


232 106 


ਜੌਲਾ (ਜਲਹਾਨਾ) 18, 25, 26, 31, 40, 41, 
42, 65 ਫੁ: ਨੋ: 

ਜਲਾਲਪੁਰ ਜੌਂਟਾਂ 38 ਫੁ: ਨੌ:, 64 ਫੁ: ਨੋ: 

ਜਵਾਹਰ 22 ਫੂ: ਨੌ:, 56 ਫੂ: ਨੌ: 

ਜਾਲਾਪੁਰ 23 ਫੂ: ਨੋ: (ਜਵਾਲਾਪੁਰ) 

ਜੀਤ ਸਿੰਘ-ਦੇਖੋ ਅਜੀਤ ਸਿੰਘ ਰਾਜਾ 

ਜੀਤ ਮਲ 64 ਫੁ: ਨੋ: 

ਜੀਂਦ 5, 17, 19, 79 ਫੁ: ਨੋ: 

ਜੀਵਨ ਸੰਦੇਸ਼ ? (ਇਤਿਹਾਸ ਨੰਬਰ) 

ਜੀਵਨ ਸਿੰਘ 44 

ਜੁਝਾਰ ਸਿੰਘ 30, ?2 ਫੁ: ਨੋ: 

ਜੇਠਾ 41 ਫੁ: ਨੋ:, 82, 68, 47, 60, 65 
(ਜੇਠਾ ਸਿੰਘ) 


ਜੋਧ ਸਿੰਘ 44 
ਜੋਰਾਵਰ ਸਿੰਘ (ਸਾਹਿਬਾਜ਼ਾਦਾ) 72 ਛੁ: ਨੋ: 
ਜੋਨਪੁਰ 82 ਫੂ: ਨੋ: 
ਜ਼ਕਰੀਆ ਖ਼ਾਨ 35. 39. 87 ਛੁ: ਨੌ: 
(ਖਾਨ ਬਹਾਦਰ) 88, 90, 81, 82 
ਜ਼ਬਰਦਸਤ ਖਾਨ ਨਾਜਮ 35 
ਝਖੀਆਂ, ਪਿੰਡ 30 ਫੁ: ਨੋ: 
ਝੰਗ, ਨਗ਼ਰ 10 ਫੁ: ਨੋ: 36, 47 
ਝੰਡਾ ਸਿੰਘ, ਭਾਈ 48 
ਝੰਡਾ ਬੁੰਗਾ 83 
ਝਰਮਲ 19 ਛੁ: ਨੌ: 
ਠਾਕਰ 23 ਫੁ: ਨੋ: 56 ਫੁ: ਨੋ: 
ਠਾਕਰ ਸਿੰਘ ਗਿਆਨੀ 7 ਫੁ: ਨੋ: 
ਡੱਢਵਾਲ 68 ਫੁ: ਨੋ: 
ਡਲ, ਨਗਰ 34 
ਡੇਰਾ ਉਦਾਸੀਆਂ 
(ਸਹੋਲਾ ਸਿੰਧੀਪੁਰ-ਬੁਰਹਾਨਪੁਰ) 38 
ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


ਢਾਬ ਖਿਦਰਾਣੇ ਦੀ (ਮੁਕਤਸਰ) 41 ਫੁ: ਨੋ: 
ਢਾਬ ਵਸਤੀ ਰਾਮ (ਅੰਮ੍ਰਿਤਸਰ) 13 
ਢਿਲਵਾਂ ਨਗਰ 69 ਛੂ: ਨੋ: 
ਢੇਸੀਏ ਵਾਲਾ 37 
ਢੋਟੇ ਦਾ ਟਾਂਡਾ 81 ਫੁ: ਨੋ: 
ਤਹਿਕੀਕਾਤ ਚਿਸ਼ਤੀ 27 ਫੂ: ਨੋ: 
92 ਫੁ: ਨੋ: 
ਤਖਤ ਸ੍ਹੀ ਹਜੂਰ ਸਾਹਿਬ 49 
ਤਲਉਡਾ ਭੇਂਟ ਵਜੀਂ 5 ਫੁ: ਨੌ: 17 ਫੁ: ਨੌ: 
19 ਫੁ: ਨੋ:, 79 ਫੁ: ਨੋ: 
ਤਲਵਾਰਾ 93 ਫੁ: ਨੌ: 
ਤਵਾਰੀਖ ਗੁਰੂ ਖਾਲਾ 15, 16 
ਤਾਰਾ ਸਿੰਘ ਡਲਵਾਂ 34, 38, 75, 83 
ਤਾਰਾ ਸਿੰਘ ਦੁਲੱਂਟ 13 
ਤਾਰੂ ਸਿੰਘ ਭਾਈ 44 
ਤ੍ਰਿਬਾਨੀ 19 ਫੂ” ਨੋ: 
ਤੁਲਸੀ 25, 58 
ਤੁਲਾ, ਭਂਟ, 93, ਫੁ: ਨੋ: 
ਤੇਗ ਬਹਾਦਰ ਗੁਰੂ 20, 23, 29, 45, 
ਫੁ: ਨੋ: 46, 58, 59 
ਥਰਾਜ ਸਿੰਘ 13 
ਦਉਰੇ ਦੀ ਸਾਂਖੀ 10 ਫੁ: ਨੋ: 33 
ਦਇਆ ਕੌਰ, ਮਾਤਾ 7 ਫੁ: ਨੋ: 
ਦਇਆ ਰਾਮ ਪ੍ਰੋਹਿਤ 25, 63 
(ਦਇਆ ਸਿੰਘ) 65 
ਦਸ ਗ੍ਰੰਥ 7, 22, 48 
ਦਸਮ ਗੁਰ-ਦੇਖੋਂ ਗੋਬਿੰਦ ਸਿੰਘ ਗੁਰੂ (ਦਸ਼ਮੇਸ਼ 
ਪਿਤਾ) 
ਦਖਣੀ ਰਾਇ ?0 
ਦਮਦਮਾ ਸਾਹਿਬ-ਦੇਖੋ, ਸਾਬੋ ਕੀ ਤਲਵੰਡੀ 
ਦਮਾਲ ਗੜ੍ਹ 89 ਫੁ: ਨੋ: 
ਦਮਾਲ ਨਾਮਾ (ਪਾ : 10) 89 ਫੁ: ਨੋ: 
ਦਯਾ ਸਿੰਘ ਭਾਈ 30 


107 


232 107 


ਦਰਬਾਰ ਸਾਹਿਬ-ਦੇਖੋ ਹਰਮੰਦਰ ਧਰਮ ਸਿੰਘ, ਕਵੀ 47 ਫੁ: ਨੋ: 48 


ਦਰਬਾਰੀ, ਸੋਢੀ 29 ਫੁ: ਨੋ: ਧਰਮ ਸਿੰਘ 31, 65 
ਦਰੀਆ, ਪਰੋਹਤ 18 (ਬਰਮਾ ਜੱਟ) 
ਦਰੋਪਤੀ 60 ਧਰਮ ਚੰਦ, ਦੀਵਾਨ 9 
ਦਾਨ ਸਿੰਘ 33 ਧਰਮ ਰਾਜ !9 ਫੁ: ਨੋ? 
ਦਾਨ ਸਿੰਘ 27 ਛੂ: ਨੋ:, 41 ਫੁ: ਨੋ:, ੫੪ ਧਰਮਾ, ਖ਼ੋਸਲਾ 64 ਫੁ: ਨੋ: 
(ਦੁਨੀਆ) 65, 70 ਧਰਮਾ ਰਾਠੌਰ 64 ਫੁ: ਨੋ: 
ਦਾਦੂ 20 ਧੀਰ ਮਲ, ਸੋਢੀ 24, 46 
ਦਿਆਨਤ ਰਾਇ ਬ੍ਰਾਹਮਣ 9 ਨਗਰੀ, ਗੁਰੂ ਕੀ-ਦੇਖੋ ਅੰਮ੍ਰਿਤਸਰ 
ਦਿਆਲ ਸਿੰਘ ਸ਼ਹੀਦ 53 ਫੁ: ਨੋ: ਨਗਾਹੀਆ, ਬੜਤੀਆਂ 22 ਫੁ: ਨੋ: 
ਦਿਆਲ ਕੌਰ, ਬੀਬੀ 53 ਫੁ: ਨੋ: (ਨਗਾਹੀਆ ਸਿੰਘ) 23 ਫੁ: ਨੌ:, 
ਦਿਆਲ ਦਾਸ 25, 26 ਫੁ: ਨੋ:, 32, 56 ਫੁ: ਨੌ:, 60 ਫੁ: ਨੋ:, 76 ਫੁ: ਨੋ: 

(ਦਿਆਲਾ) 41, 42, 53. 57,60 60 ਫੁ: ਨੋ:, 76 ਫੁ: ਨੋ: 
ਦਿਆਲ ਦਾਸ ਕ੍ਰਿਤ ਦਉਰੇ ਦੀ ਸਾਖੀ 10 ਫੁ: ਨੋ: 33 ਨਗਾਹੀਆ 12, 13, 14 
ਦਿਲਵਾਲੀ ਮੁਹੱਲਾ (ਸਿੱਖਾਂ) 60 (ਨਗਾਹੀਆ ਸਿੰਘ ਦੁਲਂਟ) 
ਦਿੱਲੀ 9, 10, ਛੁ: ਨੋ: 11 ਫੁ: ਨੋ:, 12, 19, ਨਗੀਨਾ, ਦੁਸ਼ਟ 86 

23, 25, 36, 37, 38, 41 ਨਠੀਆ 21. 58 

ਫੁ: ਨੌਂ:, 43 ਫੂ: ਨੋ:, 48, 49 ਨੌਥਾ ਸਿੰਘ, ਸ਼ਹੀਦਾ 53 ਫੁ: ਨੌ: 

60, 65 ਫੁ: ਨੋ:, ਨੰਦ ਚੰਦ, ਦੀਵਾਨ 25, 63 

80, 81, 83, 84 ਨਦਾਵਨ 24, 61 ਫੁ: ਨੋ:, 65 
ਦੀਦਾਰ ਸਿੰਘ 13 ਨਦੇੜ (ਦੱਖਣ) 34. 73 ਫੁ: ਨੋ: 
ਦੀਪ ਚੰਦ ਕਹਿਲੂਰੀ 45 ਫੂ: ਨੋ:, 59 ਫੁ: ਨੋ: ਨਨਕਾਣਾ ਸਾਹਿਬ, 31 ਫੁ: ਨੋ: 
ਦੂਨਾ ਸਿੰਘ, ਹਜੂਰੀ 72 ਫੁ: ਨੌ: ਨਰਸੀ, ਪਰੋਹਤ 5 ਫੁ: ਨੋ:, 18 (ਨਰਸੀ) 
ਦੁਨੀ ਚੰਦ 43 ਫੁ: ਨੋ: ਨਰਬੁਦ 19 ਫੁ: ਨੌਂ: 
ਦੁਰਗਾ, ਤ੍ਰਿਯਾ 20 ਨਰਿੰਦਰ ਸਿੰਘ, ਮਹਾਰਾਜਾ 16 
ਦੁਲੌਂਟ, ਚੋਧਰੀ? ਨਾਹਨ, ਨਗਰ 17, 18. 64, ਫੁ: ਨੋ: 
ਦੂਨ ਦੇਸ 61 ਨਾਹਰ ਸਿੰਘ 30 
ਦੇਸਾ ਸਿੰਘ (ਗਹਿਤਨਾਮੀਆਂ) 26 ਨਾਨਕਸਰ-ਦੋਖੋਂ ਬਾਗਾਂ ਵਾਲਾ ਪਿੰਡ 
ਦੇਸਾ ਸਿੰਘ ਭਟ 5 ਫੁ: ਨੋ:, 25, 26 ਨਾਨਕ ਕਾਂ ਘਰ 35 (ਅੰਮ੍ਰਿਤਸਰ) 
(ਢੇਸੂ) 31, 32, 42. 5, ਫੁ: ਨੋ: ਨਾਨਕ, ਬਾਬਾ 20. 60 (ਨਾਨਕ ਗੁਰੂ) 
ਦੇਵਾ ਸਿੰਘ 5 ਫੁ: ਨੋ: ਲੋਟ, 30 ਨਾਨਕੀ ਚੱਕ 59 ਫੁ: ਨੋ:, (ਅਨੰਦਪੁਰ) 
ਦੇਵਾ, ਚੌਧਰੀ 34, 77, 78, 70 ਨਾਨਕੀ, ਮਾਤਾ 59 ਫੁ: ਨੌ: 
ਧਉਲਾ ਗੌਢ 20, 22, ਛੁ: ਨੋ: ਨਾਨੂ ਸਿੰਘ 37 

56 ਫੁ: ਨੋ: ਨਾਨੂ ਸਿੰਘ ਨਾਮਾ ਬੰਸੀ 60 ਫੁ: ਨੋ: 
ਧਰਤਰੀ ਤ੍ਰਿਯਾ 20 ਨਿਰੰਜਣ ਰਾਇ, ਸੋਢੀ 28, 34, 69, 70, 73 
ਧਰਮ ਸਿੰਘ 32, 33 ਨਿਰੰਜਨ ਰਾਇ ਹੰਦਾਲੀਆਂ 39, 86 
108 ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


232 108 


(ਹਚਿ ਨਿਰੰਜਨ) 

ਨਿਰੰਜਨੀ-ਦੇਖੋ ਨਿਰੰਜਣ ਰਾਇ ਸੋਢੀ 

ਨਿਰਮੋਹ ਗੜ੍ਹ 30, 31 ਫੁ: ਨੋ: 

ਨੀਬਾ !9 ਫੁ: ਨੋ: 
ਨੂਰ ਅਹਿਮਦ 27 ਫੁ: ਨੌ:, 92 ਫੁ: ਨੋ: 
ਕਰਤਾ (ਤਹਿਕੀਕਾਤ ਚਿਸ਼ਤੀ) 

ਨੇਤਾ 21 

ਪਖਿਆਨ ਚ਼ਰਿਤ੍-57, 65 ਫੁ: ਨੋ: 
(ਚ੍ਰਿਤਰ ਪਖਿਆਨ) 

ਪੰਜਾਬ ਕੌਰ, ਮਾਤਾ 24, 62. ਛੁ: ਨੋ:, 63 
(ਪੰਜਾਬੋ) 64 

ਪਟਿਆਲਾ 6, 16, 48, ਫੁ: ਨੋ: 

ਪੌਟੀ ਨਗਰ 34, 75, 76 


ਪੌਤਣ, ਤ੍ਰੇਮੂ 36 

ਪੰਥ ਪ੍ਰਕਾਸ਼, ਕ੍ਰਿਤ ਗਿਆਨੀ ਗਿਆਨ ਸਿੰਘ 
12, 13, 14, 15, 24, 25, 37, 61 
ਫੁ: ਨੋ:, 81 ਫੁ: ਨੋ: 

ਪੰਥ ਪ੍ਰਕਾਸ਼ ਪ੍ਰਾਚੀਨ 9, 28, 34, ਫੁ: ਨੋ: 
੩੬ ਫੁ: ਨੋ:, 37,,02, 83, 85 ਫੁ: ਨੋ? 

ਪ੍ਰਾਚੀਨ ਬੀੜ਼ਾਂ 70 ਫੁ: ਨੋ: 

ਪਰਾਗਾ 26 

ਪਵਨ ਤ੍ਰਿਯਾ 20 


ਪੜਾਊ, ਟੋਡਾ 34 ਫੁ: ਨੌ: 

ਪਾਰਾਂ ਦੇਈ, ਗ੍ਰਾਂਬਨੀ 23 ਫੁ: ਨੌ: 

ਪਾਂਵਟਾ, ਸ਼ਹਿਰ 43, 61, 62 ਫੁ: ਨੌ:, 
65 ਫੁ: ਨੋ: 

ਪ੍ਰਿਥੀ ਚੰਦ, ਬਾਬਾ 29 ਫੁ: ਨੋ:, 69 ਫੁ: ਨੋ:, 70 

ਪੁੰਡਾਰਾ 22 ਫੁ: ਨੋ:, 56 ਫੁ: ਨੋ: 

ਪ੍ਰੇਮ ਸੁਮਾਰਗ 26, 67 ਫੁ: ਨੋ: 

ਪ੍ਰਮ ਦਾਸ, ਸੰਤ 36 

ਪੇਲੀਆ 21 ਫੁ: ਨੌ: (ਮੌਖਣ ਸ਼ਾਹ) 

ਫਤਹਿ ਸਿੰਘ 43 ਫੁ: ਨੋ: 

ਫਤੇ ਸਿੰਘ, ਸਾਹਿਬਜ਼ਾਦਾ 72 ਫੁ: ਨੋ: 

ਫਤੇ ਸ਼ਾਹ (ਗੜ੍ਹਵਾਲੀਆ) 61 ਫੁ: ਨੌਂ: 64 

`ਬੰਸਾਵਲੀ ਨਾਮਾ-ਦੇਖੋ ਕੇਸਰ ਸਿੰਘ ਫ਼ਿੱਬਰ 

ਬਹਾਦਰ ਸ਼ਾਹ, ਬਾਦਸ਼ਾਹ 34 ਫੁ: ਨੋ:, 35, 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


36, 73 ਫੁ: ਨੋ: 

ਬਕਾਲਾ 23, 59 (ਬਾਬਾ ਬਕਾਲਾ) 

ਬਖਸ਼ ਸਿੰਘ ਸੈਣੀ 9 

ਬਖਸ਼ਸ਼ ਸਿੰਘ 30 

ਬਖਸ਼ੀ 22 ਫੂ: ਨੋ:, 56 ਫੁ: ਨੌ: 

ਬਖਸ਼ੀਸ਼ ਸਿੰਘ 30, 37 

'ਬਖਤ ਮਲ, ਭਾਈ 38 ਫੁ: ਨੌਂ:, 75 ਫੁ: ਨੌ: 

ਬਖਤਾ ਸਿੰਘ 13 

ਬਘੋਰ, ਨਗਰ, 17 ਫੁ: ਨੋ:, 33, 72 

ਬਚਿਤ੍ਰ ਸਿੰਘ, ਭਾਈ 17, 25. 26, 29, 30, 
31, 32, 41 ਫੁ: ਨੌਂ: 42, 43, 65, 
71 ਫੁ: ਨੋ: 

ਬਚਿਤ੍ੁ ਨਾਟਕ (ਪਾ:੧੦) 66 ਫੁ: ਨੋ:, 69 
ਦੁ: ਨੋ:, 84 ਫੁ: ਨੌ: “ 

ਬਜੀਰਾ-ਦੇਖੋ ਵਜ਼ੀਰ ਖਾ 

ਬੰਦਾ ਸਿੰਘ, ਬਾਥਾ 35, 36 ਫੁ: ਨੋ: 73, 
81, 82 (ਬੰਦਾ ਸਾਹਿਬ) 

ਬਨਵਾਰੀ, ਪਰੋਹਤ 17 

ਬੁਹਮਾ 20 

ਬਲਰਾਮ ਸਿੰਘ 26 ਫੁ: ਨੌ: 

ਬੱਲੂ : ਪੰਵਾਰ 5. 18, 19, 20, 21, 
25, 26,40, 54, 65, ਫੁ: ਨੋ 

ਬਲੌਰ 42 

ਬਾਂਸਵਾੜਾ 93 ਫੁ: ਨੌਂ: 

ਬਾਂਕੜ 19 ਫੁ: ਨੌ: 

ਬਾਗਾਂਵਾਲਾ, ਪਿੰਡ 10 ਫੁ: ਨੋ:, 36, 47 
(ਨਾਨਕਸਰ) 

ਬਾਜਾਂ ਵਾਲਾ-ਦੇਖੋ ਗੋਬਿੰਦ ਸਿੰਘ, ਗੁਰੂ ਥਾਠ, 
ਪਿੰਡ 33 ਫੁ: ਨੋ: 

ਬਾਨੀ 19 ਛੁ: ਨੋ: 

ਬਾਬਾਂ ਬਕਾਲਾ-ਵੇਖੋ ਬਕਾਲਾ 

ਬਾਲਾ 22 ਛੁ: ਨੋ: 56 ਫੁ: ਨੋ: 

ਬਿਸਵਾ ਮਿਤ 17 ਫੁ: ਨੌ: 

ਬਿਸ਼ਨ 20 ਹ 

ਬਿਕਰਮ 19. 54, 6, (ਬਿਕਰਮ ਰਾਇ) 

ਬਿਜੈ ਸਿੰਘ 38 ਫੁ: ਨੋ: 


109 
232੦ 109 


ਬਿਦਰ, ਸ਼ਹਿਰ 73 ਫੂ: ਨੋ: 
ਬਿਲਾਸਪੁਰ 59 ਫੁ: ਨੋ: 
ਬੀਸਲ 19 ਫੁ: ਨੋ: 
'ਬੀਕਾ 13, 14 
ਬੀਂਝਾ ਬੰਝਰਊਤ 17, 18, 19, 20, 25, 26 
ਬੀਰੀਆ 21 
ਬੁੱਢਾ ਸਾਹਿਬ, ਬਾਬਾ 28 
ਬੁਰਹਾਨਪੁਰ 38. 48 ਫੁ: ਨੋ: 
ਬੇਦ 20 
ਬੇਦਾਗ ਬਖਤ 73 ਛੁ: ਨੌ: 
ਬੇਨਵਾ, ਫਕੀਰ 37 ਫੁ: ਨੋ: 84 
ਬੋਹਥ ੫ ਛੂ: ਨੋ:, 21, 25 
ਭਗਤ ਸਿੰਘ, ਸਿੱਕਾ 10 ਫੁ: ਨੋ:, 36 
ਭਗਤ ਰਤਨਾਵਲੀ 46, 47, 48. 49, 49, 
ਫੁ: ਨੋ: 50 
ਭਗਵਾਨ ਸਿੰਘ 26, ਫੂ: ਨੋ: 31 
ਭੰਗਾਣੀ 25, 41. 64 ਫੁ: ਨੋ: 
65, ਫੁ: ਨੌ:, 84 ਫੁ: ਨੋ: 
ਭਗੀਰਥ 5 ਫੂ: ਨੌ: 
ਭੱਡੂ 41, 42 
ਭਰਤਗੜ੍ਹ 37 
ਭਰਸ੍ਹੀ 18 
ਭਾਈ ਰੂਪਾ, ਪਿੰਡ 32, 33 
(ਵਸਦੀ ਭਾਈ ਰੂਪੇ ਕੀ) 
ਭਾਗ ਸਿੰਘ 13 
ਭਾਗੂ ਸਿੰਘ 31. 32, 41, 42 
ਭਾਦਸੋਂ 6 ਫੁ: ਨੋ: 92 
ਭਾਦਸੋਂ ਭੱਟ ਵਹੀ 64 ਫੁ: ਨੋ: 
ਭਾਨ ਪ੍ਰਕਾਸ਼ 19 ਫੁ: ਨੋ: 
ਭਾਰਤ 56 ਫੁ: ਨੌ? 
ਭਾਰਦਵਾਜ 17 ਫੂ: ਨੋ: 
ਭਿੱਖਾ, ਬਾਬਾ 5, 18, 93, ਛੁ: ਨੋ: 
ਭੀਮ ਸੈਨ 19 ਫੁ: ਨੋ: 
ਭੀਮ ਸਿੰਘ 41, 42 
ਭੀਮ ਚੰਦ, ਰਾਜਾ 59 ਫੁ: ਨੋ: 66, 67 
ਭੂਪਤ ਸਿੰਘ ਭਾਈ 27, 39, 70, 87, 91, 92 


110 


ਭੂਰਾ 19 

ਭੈਣੀ 17 

ਭੋਜ, ਭੋਜਾਨਾ 19 

ਮਹਾਂ ਸਿੰਘ 31 

ਮਹਾਂ ਸਿੰਘ, ਬੜੀ 36 

ਮਹਾਂ ਦੇਵ 19 ਛੁ: ਨੋ: 

ਮਹਾਂ ਨੰਦ, ਭੂਮੀਆਂ 72 ਫੂ: ਨੋ: 

ਮਹਾਰਾਜ ਸਿੰਘ 13 

ਮਹਿੰਦਰ ਸੈਨ 19 ਫੁ: ਨੋ: 

ਮਹਿਬੂਬ ਸਿੰਘ 43 ਫੁ: ਨੋ: 

ਮੌਖਨ 21 

ਮੌਖਣ ਸ਼ਾਹ-ਵੇਖੋਂ ਪੋਲੀਆ 

ਮੌਘ 17, 19 ਫੁ: ਨੌ: 

ਮੌਟਨ ਰਾਮ ੫੯ 

ਮਤੀ ਦਾਸ 26 ਫੁ: ਨੋ:, 60 ਫੁ: ਨੌ: 

ਮਥਰਾ 38 

ਮਧਰੀ ਬਾਈ, ਮਾਤਾ 22, 25, 54, 55 

ਮਨੀ ਸਿੰਘ, ਕੰਬੋ 8, 9, 10, 11, 12, 13. 14, 16 
ਮਨੀ ਸਿੰਘ ਕਾਨ੍ਹਾ ਕਾਛਾ 8, 16 ਤੁ 
ਮਨੀ ਸਿੰਘ ਕਾਰੜੂ 7 ਛੁ: ਨੋ: 

ਮਨੀ ਸਿੰਘ ਦੁਲੈਂਟ 8, 12, 13,44, 15, 16 
ਮਨੀ ਸਿੰਘ ਮੁਲਤਾਨੀ 5, 6,7, 8, 9, 

(ਮਨੀ ਰਾਮ) 10 ਫੁ: ਨੋ:, 11 ਫੁ: ਨੋ: 

12, 14, 15, 16, 17, 21, 22, 23, 24, 25, 
26, 27, 28, 29, 30, 31, 32, 33, 34, 35, 
36, 37,38, 39,40.41,2.43, 44,45, 46, 
47, 48, 49, 50 53, 54, 55, 56,57, 59, 60 
62, 68, 69 70, 71, 72, 73, 74, 75,76,7, 
78, 79, 80, 81, 82, 83, 84, 85, 86, 87, 
89, ?0, 9, 92 

ਮਨੀ ਕਰਣ 13, 14 

ਮਨੀ ਮਾਜਰਾ 62 ਫੁ: ਨੋ: 

ਸਰਲ 17 

ਮਲਕਪੁਰ 32 ਫੁ: ਨੌ:, 60 ਛੁ: ਨੋ: 

ਮਲੂਕਾਂ 21 

ਮਲੂਕੀ ਬਾਈ 21 (ਮਲੂਕੀ ਰਾਂਗੜੀ) 


ਸਰੀਦ ਬਿਲਾਸ (ਭਾਈ 


ਮਾਇਆ, ਤ੍ਰਿਯਾ 20 

ਮਾਈ ਢਾਸ 19, 20, 21, 22. 25, 26, 27, 
31, 40, 54, 55, 57, 66, ਫੁ: ਨੌ:, 
71 ਫੁ: ਨੋ: 

ਮਾਖੋਵਾਲ, ਨਗਰ 45, 59 ਫੁ: ਨੋ: (ਅਨੰਦਪੁਰ) 

ਮਾਝ (ਪਾ: ੧੦) 32 ਫੁ: ਨੋ: 

ਮਾਡਨ 19, 19 ਫੁ: ਨੋ: 21 

ਮਾਣਕ ਚੰਦ 59 ਫੂ: ਨੋ: 

ਸਾਧੋ 21 

ਮਾਨ ਸਿੰਘ 41 ਫੂ: ਨੋ:, 54, 65, 68 
(ਮਾਨਾ) 89 ਫੁ: ਨੋ: 

ਮਾਨ ਸਿੰਘ, ਭਟ 5 

ਮਾਨ ਸਿੰਘ, ਮੇਵੜਾ 9 

ਮਾਲਾ 17,18 

ਮਿਹਰ ਚੰਦ 93 ਫੁ: ਨੋ: 

ਮੁਹਕਮ ਸਿੰਘ, ਓਹਰੀ 73, 74. 81 

ਮੁਹਕਮ ਸਿੰਘ, ਪਿਆਰਾ 0 

ਮੁਹੰਮਦ ਸ਼ਾਹ, ਥਾਦਸ਼ਾਹ 35, 37 ਫੁ: ਨੋ: 

ਮੁਖਲਸ ਖਾਨ ਫ਼ੌਜਦਾਰ ੫ 

ਮੁਜ਼ੌਫਰ ਗੜ੍ਹ 22, ੫੬ ਫੁ: ਨੌ: 

ਮੁਰਤਜ਼ਾ ਖਾਨ 5 ਛੁ: ਨੋ: 20 

ਮੁਲਤਾਨ 8. 18, 25, 26, 27. 54, 56 ਫੁ: 
ਨੋ:, 66 ਫੁ: ਨੋ: 

ਮੂਲਾ ੫ ਫੁ: ਨੋ:, 18. 20, 21, 25, 26, 40 

ਮਿਰਰਬਾਨ ਸੋਢੀ 28, 69 

ਮੇਹਰੀ ਸਿੰਘ ਨਿਹੰਗ 83 

ਮੇਦਨੀ ਪ੍ਰਕਾਸ਼, ਰਾਜਾ 24, 61 ਫੁ: ਨੋ: 

ਮੋਹਨਾ 19 

ਮੋਹਲੂ ਰਾਮ, ਭੇਂਟ 5 

ਮੋਖਰਾ 72 ਫੁ: ਨੋ: 

ਮੋਤੀ ਬਾਗ, ਪਟਿਆਲਾ 16 

ਮੋਮਨ ਖਾਂ, ਫ਼ੌਜਦਾਰ 75 

ਮੌਤ, ਤ੍ਰਿਯਾ 20 

ਰਈਆ 5 ਫੁ: ਨੋ: 21 

ਰਸੀਨਾ, ਦੇਖੋ ਰਕਾਬ ਗੰਜ 

ਰਕਾਬ ਗੰਜ (ਦਿੱਲੀ) 22 ਛੂ: ਨੋ:, 23 


ਸ਼ਹੀਦ ਬਿਲਾਸ (ਭਾਈ ਮਨੀ ਸਿੰਘ) 


ਫੁ: ਨੇ:, 56 ਛੁ: ਨੋ: 
ਰਘੁਪਤ ਰਾਇ, ਨਿੱਬਰ 36 ਛੁ: ਨੋ: 
ਰਣ ਸਿੰਘ 92 ਫੂ: ਨੋ: 
ਰਣਜੀਤ ਸਿੰਘ, ਮਹਾਰਾਜਾ 6. 44 
ਰਣਧੀਰ ਸਿੰਘ, ਰੀਸਰਚ ਸਕਾਲਰ 24 
ਰਤਨ ਸਿੰਘ ਭੰਗੂ 9 ਫੁ: ਨੋ:, 28, 36, 
42, 78 ਫੁ: 
ਰਤਨ ਜੋਤ 19 ਫੁ: ਨੋ: 
ਰਤਨ ਪਾਲ 19 ਫੁ: ਨੌਂ: 
ਰਨਧੋਲ 19 ਫੁ: ਨੋ: 
ਰਮਦਾਸ, ਨਗਰ 32. 9. 75, 89, 90 
ਰਮਾਨਾ 64 ਫੁ: ਨੋ: 
ਰਵਾਲਸਰ 66 ਫੁ: ਨੌ: 
ਰਾਊ 5 ਫੁ: ਨੋ:, 18 
ਰਾਇ ਸਿੰਘ 41 ਫੂ: ਨੋ: 54, 69 
(ਰਾਈਆ) 
ਰਾਜ ਸਿੰਘ ਗੋਪਾਲ-ਵੇਖੋ ਗੁਲੇਰੀ 
ਰਾਜ ਕੌਰ, ਮਾਤਾ 23 ਫੂ: ਨੌਂ:, 58 ਫੁ: ਨੋ: 
62 ਫੁ: ਨੋ: 
ਰਾਦਾ 17, 18 
ਰਾਮ ਅਵਤਾਰ 78 
ਰਾਮਸਰ 77, 78, 80 (ਅਮ੍ਰਿਤਸਰ) 
ਰਾਮ ਸਿੰਘ 31, 43. ਫੁ: ਨੋ: 
ਰਾਮਸੀ 19 ਫੁ: ਨੋ: 
ਰਾਮ ਕੁਇਰ-ਦੇਖੋਂ ਗੁਰਬਖਸ਼ ਸਿੰਘ (ਭਾਈ) 
ਰਾਮ ਚੰਦ ਪੁਰੀ 75 ਫੁ: ਨੌ: 
ਰਾਮ ਤੀਰਥ 
ਰਾਮਦਾਸ, ਗੁਰੂ 20, 41, ?0, 77, 79, 80 
ਰਾਮਦਾਸ ਪੁਰ-ਦੇਖੋ ਰਾਮਦਾਸ ਨਗਰ 
ਰਾਮੂ (ਰਾਮਾ ਰੰਧਾਵਾ) 86 
ਰਾਮੂ ਮੌਲ 34, 73, 74 
ਰਾਮ ਰਾਇ, ਬਾਬਾ 23 ਫੁ: ਨੋ:, 24, 25. 


ਹਾ 


ਰੁਸਤਮ ਖਾਂ 30 

ਰੂਘਾ ਸਿੰਘ 12 

ਰੁੜੀ 21 

ਰੂਪ ਸਿੰਘ (ਰੂਪਾ) 41 ਫੁ: ਨੋ: 
42 ਫੁ: ਨੋ:, 4, 68 


ਲਹਿਣਾ ਸਿੰਘ (ਲਹਿਣਾ) 41 ਫੁ: ਨੋ: 54 
ਲੰਕੇਸ਼-ਦੇਖੋ ਰਾਵਨ 
ਲਖਸ਼ਮੀ ਕਾਂਤ 13 
ਲਖਪਤ ਰਾਇ (ਲਖੂ) 39, 86, 87 ਛੂ: ਨੋ: 
ਲਖਪਤ ਰਾਇ ਕਲਾਨੌਰੀਆ 87 ਫੁ: ਨੌਂ: (ਲਖੂ) 
ਲਖਮਨ 17, 18 
` ਲਖਥੀਆ (ਲਖੀ ਰਾਇ) 76 ਫੁ: ਨੋ: 
ਲਥੀ ਜ਼ਾਹ-ਦੇਖੋਂ ਲਖੀ ਰਾਇ ਭਾਈ 
ਲਖੀ ਦਾਸ, ਛਿਬਰ 26 ਫੁ: ਨੌ: 
ਲਖੀ ਰਾਇ ਭਾਈ 22, 23 ਫੁ: ਨੋ: 
57, 60 ਫੁ: ਨੌ: 
ਲੰਡਾਂ ਬਜ਼ਾਰ, ਲਹੌਰ ੪੪ 
ਲਡਿਕੀ 54, 62 ਫੁ: ਨੋ: 
ਲਵਪੁਰ-ਦੇਖੋ ਲਾਹੌਰ 
ਲਾਹੌਰ 5, 9, ਫੁ: ਨੋ: 10, 12, 13, 


12 


14, 16. 34 20: ੧0:, 35, 38, 39, 
40, 41 ਫੁ: ਨੋ:, 42 ਫੁ: ਨੋ:, 48,75, 
85. 86. 87, 90 

ਲਾਹੌਰਾ ਸਿੰਘ 37, 83 

ਲਾਡਵਾ 6, 93 

ਲਾਲ ਕੌਰ 62 ਫੁ: ਨੋ:, 

ਲੁਨਸ਼ੀ 19 ਫੂ: ਨੋ: 

ਲੋਈਆ 19 ਫੁ: ਨੋ: 

ਲੋਹ ਗਢ 29, 43 

(ਅਨੰਦਪੁਰ) 

ਲੋਰ ਗੜ੍ਹ 35 

ਲੋਕਾ 19 ਫੁ: ਨੌ: 

ਲੋਦੀ ਪੁਰ 59 ਫੁ: ਨੋ: 

ਲੌ (ਲਾਹੌਰ) 16 

ਲੌਂਗੋਵਾਲ 8, 13 

ਵਸਦੀ ਭਾਈ ਰੂਪੇ ਕੀ-ਦੇਖੋ ਭਾਈ ਰੂਪਾ ਪਿੰਡ 

(ਕ੍ਰਿਸ਼ਨ ਚੰਦ ਪੰਡਾ) 66 ਫੁ: ਨੋ: 

ਵਜੀਰ ਖਾਂ 30, 34 ਫੁ: ਨੋ, 80 

(ਬਜੀਰਾ) 

ਵਾਂ, ਨਗਰ 34, 75 ਫੁ: ਨੋ: 

ਵਾਰ, ਭਾਈ ਗੁਰਦਾਸ 69 ਫੂ: ਨੋ: 

ਵੀਰ ਸਿੰਘ ਬੋਲ ਕਰਤਾ “ਸਿੰਘ ਸਾਗਰ” 

10 ਫੁ: ਨੋ:, 16, 29. 42 ਫੁ: ਨੋ: 

43 ਫੂ: ਨੋ:, 62 ਫੁ: ਨੇ:, 84 ਫੁ: ਨੋ: 

ਵੀਰੋ, ਬੀਬੀ-ਦੇਖੋ ਗੁਰੂ ਕੀ ਕੂਆ 


ਜਦ ਬਿਸ (ਗਈ ਉਹ 


“ਸ਼ਹੀਦ ਬਿਲਾਸ”ਦਾ ਕਰਤਾ ਸੇਵਾ ਸਿੰਘ ਭੱਟ ਹੈ,ਜਿਸ ਦਾ ਸਮਾਂ ਸਿੱਖ-ਰਾਜ ਦੇ ਮੁੱਢਲੇ 
ਸਾਲਹਨ । ਭਾਈ/ਮਨੀ ਸਿੰਘ ਦੀ ਸ਼ਹੀਦੀ ਦਾ ਇਹ ਸਭ ਤੋਂ ਪੁਰਾਣਾ ਬਿਰਤਾਂਤ ਹੈ ਅਤੇ ਉਸ 
ਲੇਖਕ ਵੱਲੋਂ'ਹੈ, ਜਿਨ੍ਹਾਂ ਦੇ ਖਾਨਦਾਨ ਪਾਸ ਭਾਈ।ਸਾਹਿਬੁ ਦੇ' ਵੰਸ਼ ਦਾ ਪੀੜੀਆਂ ਬੱਧੀ ਵੇਰਵਾ 
ਪਿਆ ਹੈ । ਮੂਲ ਵਿਚ ਇਹ ਭੱਟਖਸ਼ਰੀ' ਵਿਚ ਹੀ.ਸੀ, ਉੱਥੋਂ ਇਸ ਨੂੰ ਫੱਜੂ' ਸਿੰਘ ਭੱਟ ਨੇ 
ਗੁਰਮੁਖੀ ਅੱਖਰਾਂ ਵਿਚ ਕੀਤਾ ਤੇ ਇਸ ਨੂੰ ਸਾਡੇ ਸੰਪਾਦਕ ਨੇਂ ਇਸ ਪੁਸਤਕ ਦੇ ਰੂਪ ਵਿਚ 
ਢਾਲਿਆ ਹੈ। ਗਿਆਨੀ ਜੀ ਨੇ 'ਸ਼ਹੀਦ ਬਿਲਾਸ ਵਿਚ ਆਈਆਂ ਘਟਨਾਵਾਂ ਵਿਅਕਤੀਆਂ ਤੇ 
ਸਥਾਨਾਂ ਦੇ ਹੋਰ ਵੇਰਵੇ ਨੂੰ ਦੂਜੇ ਇਤਿਹਾਸਕਾਰਾਂ, ਖਾਸ ਕਰ/ਕੋਇਰ ਸਿੰਘ, ਸੁੱਖਾ ਸਿੰਘ, ਵੀਰ 
ਸਿੰਘ “ਬਲ”, ਰਤਨ ਸਿੰਘ ਭੰਗੂ (ਪਾਚੀਨ ਪੰਥ ਪ੍ਰਕਾਸ਼), ਭਾਈ ਸੰਤੋਖ ਸਿੰਘ, ਗਿਆਨੀਗਿਆਨ 
ਸਿੰਘ ਇਤਿ ਆਦਿ ਤੋਂ ਸਪਸ਼ਟ ਕੀਤਾ ਹੈ । ਇਸ ਤਰ੍ਹਾਂ ਇਹ ਪੁਸਤਕ ਇਤਿਹਾਸਕ ਖੋਜ ਵਿਚ 
ਇਕਅਦੁੱਤੀ ਵਸਤੂ ਬਣ ਗਈ ਹੈ। 

ਇਸ ਪੁਸਤਕ ਦੇ ਮੂਲ ਸੰਪਾਦਕ ਗਿਆਨੀ ਗਰਜਾ ਸਿੰਘ ਦੀ'ਖੋਜ ਦੀ ਮਹੱਤਤਾ ਇਸ 
ਗੱਲ ਵਿਚ ਹੈ ਕਿ ਉਸ ਨੇ ਖੋਜਕਾਰਾਂ ਨੂੰ ਖੋਜ ਦਾ ਇਕ'ਨਵਾਂ ਸਰੋਤ ਦਿਖਾਇਆ ਹੈ, ਉਹ 'ਹੈ ਭੁੱਟਾਂ 
ਤੇ ਪੰਡਿਆੰ ਦੀਆਂ ਵਹੀਆਂ ਦਾ । ਪੰਡਿਆੰ ਦੀਆਂ'ਵਹੀਆਂ ਤੋਂ ਤਾਂ ਬੰਸਾਵਲੀਆਂ ਤੇ ਜੰਮਣ ਤੇ 
ਮਰਨ ਦੀਆਂ ਤਾਰੀਖਾਂ ਹੀ ਨਿਸਚਿਤ ਹੁੰਦੀਆਂ ਹਨ, ਪਰ ਭੱਟਾਂ ਦੀਆਂ ਵਹੀਆੰ ਤੋਂ ਘਟਨਾਵਾਂ ਦਾ 
ਵੇਰਵਾ, ਯੁੱਧਾਂ ਦਾ ਹਾਲਤੇ ਸ਼ਹੀਦੀਆਂ ਦੀ ਤਫ਼ਸੀਲ ਵੀ ਲੱਭਦੀ ਹੈ। ਭੱਟ ਯੋਧਿਆਂ ਦੇ ਜੱਸ ਵਿਚ, [ 
ਛੰਦ ਆਦਿ ਰਚਿਆ ਕਰਦੇ ਸਨ। ਅਜੇਹੇ ਅਨੇਕਾਂ ਛੰਦ ਉਨ੍ਹਾਂ ਦੀਆਂ ਵਹੀਆਂ ਵਿਚ, ਭੱਟਖੁਸ਼ਰੀ 
ਵਿਚਲਿਖੇ,ਸੁਰੱਖਿਅਤਹਨ। 


-ਸੂ. ਡਾ. ਪਿਆਰ ਸਿੰਘ 
ਸਾਬਕਾ ਪ੍ਰੋਫੈਸਰ ਅਤੇ ਮੁਖੀ 
ਪੰਜਾਬੀ ਅਧਿਐਨ-ਸੁਕੁਲ, 

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 


>3100104&3800065: 1001080487 94170-25289 


